12੬ ਗ੍ਰਰਮਤਿ ਸਿੰਹਾਂਤ 


4. 'ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥ 

'ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥ (ਕਬੀਰ, 1373) 
5. “ਕਬੀਰਾ ਏਕੁ ਅਚਭਉ ਦੇਖਿਓ ਹੀਰਾ ਹਾਟ ਬਿਕਾਇ ॥ 

ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥ (ਕਬੀਰ, 1372) 
6. “ਹੀਰਾ ਲਾਲੁ ਅਮੌਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥ 

“ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥(ਮ: %--696) 


ਚਾ 


ਸੁਰਮਾ ਉਹ ਹੈ ਜਿਹੜਾ ਕਦੇ ਮੈਦਾਨ ਛੱਡ ਕੇ ਨਹੀ ਦੌੜਦਾ, ਭਾਵੇ' ਉਸ ਦਾ 
ਪੁਰਜ਼ਾ-ਪੁਰਜ਼ਾ ਵੀ ਕਿਉ” ਨਾ ਨੋ ਜਾਵੇ । ਪਰਮਾਰਥ ਦੇ ਖੇਤਰ ਵਿੱਚ ਹਰ ਜੀਵ 
ਦਾ ਸੋਘਰਸ਼ ਆਪਣੇ ਮਨ ਤੇ ਇਸ ਦੇ ਵਿਕਾਰਾਂ ਨਾਲ ਹੈ । ਜਿਸ ਨੇ ਆਪਣਾ ਮਨ 
ਜਿੱਤ ਲਿਆ, ਉਹੀ ਸੱਚਾ ਸੂਰਮਾ ਹੈ । ਗੁਰਮਤਿ ਅਨੁਸਾਰ 'ਗੁਰੂ ਦੇ ਸ਼ਬਦ' ਤੋ” ਬਿਨਾਂ 
ਮਨ ਨਹੀ ਜਿੱਤਿਆ ਜਾ ਸਕਦਾ। ਸ਼ਬਦ ਮਾਰਗ ਜਾਂ ਗੁਰਮਤਿ ਦੇ ਰਾਹ ਵਿੱਚ 
ਆਉਣ ਵਾਲੇ ਹਰ ਤਰ੍ਹਾਂ ਦੇ ਸੇਕਟਾਂ ਦਾ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ 
ਕਰਨ ਵਾਲਾ ਜੀਵ ਹੀ ਸੂਰਮਾ ਹੈ। ਜੋ ਮਨ-ਇੰਦਰੀਆਂ ਦੇ ਵੱਸ ਹੋ ਕੇ ਇਸ 
ਮਾਰਗ ਤੋ ਥਿੜਕ ਜਾਂਦਾ ਹੈ, ਉਹ ਕਾਇਰ ਹੈ । ਜਦੋ ਜੀਵ 'ਗੁਰੂ ਦੇ ਸ਼ਬਦ' ਦਾ 
ਅਭਿਆਸ ਕਰਕੇ ਮਨ ਨੂੰ ਇਕਾਗਰ ਕਰ ਲੈਦਾ ਹੈ, ਤਾਂ ਕਾਮ, ਕ੍ਰੋਧ, ਲੋਭ, ਮੋਹ, 
ਅਹੇਕਾਰ ਆਦਿ ਸਾਰੇ ਵਿਕਾਰ ਜੀਵ ਦੇ ਵੱਸ ਆ ਜਾਂਦੇ ਹਨ ਅਤੇ ਉਹ ਮਾਲਿਕ 
ਦੀ ਦਰਗਾਹ ਵਿੱਚ ਜੇਤ੍ਰ ਹੋ ਕੇ ਪੁੱਜਦਾ ਹੈ ਤੇ ਸੱਚਾ ਸੂਰਮਾ ਹੋਣ ਦਾ ਮਾਣ ਪ੍ਰਾਪਤ 
ਕਰਦਾ ਹੈ । 


-ਕਅਅਰਅਕਰਰਜਪਕਲਸਰਜਕਰਮਲਜਰਅਪਰਅਕਾਕਮਸਟੜਸਰਰਰਕਕਕਅਕਕਲ 


5. ਹਰੀ ਹੀਰਾ ਹੈ, ਭਗਤ-ਜਨ ਜੌਹਰੀ ਹਨ, ਉਹ ਇਸ ਹੀਰੇ ਨਾਲ ਆਪਣੀ ਹੱਟੀ ਸਜਾਉ ਦੇ 
ਹਨ 6. ਜਦ ਕੋਈ ਪਾਰਖੂ ਆਉ'ਦਾ ਹੈ ਤਾਂ ਉਹ ਹੀਰੇ ਕੱਢ-ਕੱਢ ਕੇ ਦਿਖਾਉ'ਦੇ ਹਨ 7. ਹੰਰਾਨੀ 
ਪ੍ਰਗਟ ਕਰਦੇ ਹਨ ਕਿ ਸੰਸਾਰ ਵਿੱਚ ਹਰੀ-ਰ੍ਪੀ ਅਮੌਲਕ ਹੀਰੇ ਦਾ ਕੋਈ ਗਾਹਕ ਨਹੀ” 8. ਹੈ ਤਾਂ 
ਅਮੌਲਕ ਹੀਰਾ ਪਰ ਪਾਰਖੂ ਗਾਹਕ ਤੋ” ਬਿਨਾ ਮੁੱਲ ਤਿਨਕੇ (ਕੱਖ) ਜਿੰਨਾ ਵੀ ਨਹੀਂ ਧੈ ਰਿਹਾ 
9. ਜਦ ਸਾਧ-ਸਤਿਗੁਰੂ ਰੂਪ ਗਾਹਕ ਨੇ ਦੇਖਿਆ ਤਾਂ ਭਾਰੀ ਕੀਮਤ ਅਦਾ ਕਰ ਕੇ ਖਰੀਦਣ ਨੂੰ 
ਤਿਆਰ ਹੋ ਗਿਆ । 


ਸਰਮਾ 199 


ਸਰਮਾ 


1. ਗਗਨ ਦਮਾਮਾ ਬਾਜਿਓ ਪਹਿਓ ਨੀਸਾਨੈ ਘਾਉ ।। 

ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ 

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ 

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ । _(ਕਬੀਰ, 1105) 
2. 'ਸੁਰੇ ਏਹਿ ਨ ਆਖੀਅਹਿ ਅਹੈਕਾਰਿ ਮਰਹਿ ਦੁਖੁ ਪਾਵਹਿ ॥ 

“ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥ 

“ਅਤਿ ਕਰੋਧ ਸਿਉਂ ਲੂਝਦੇ ਅਗੇ ਪਿਛੋ ਦੁਖੁ ਪਾਵਹਿ ॥੧ 

ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕ੍ਰਕਿ ਸੁਣਾਵਹਿ ॥ (ਮ: 3--1089) 
3. ਮਰਣੁ ਮੁਣਸਾ ਸੂਰਿਆ ਹਰਕੁ ਹੈ ਜੋ ਹੋਇ ਮਰਨਿ ਪਰਵਾਣ ॥ 

ਸੂਰੇ ਸੇਈ ਆਗੇ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ । (ਮ: 1--579) 
4. ਜਾ ਕਉ 'ਹਰਿ ਰੋਗੁ ਲਾਗੇ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ 

'ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾਂ ਸਤਿਗੁਰੁ ਪੂਰਾ ॥ (ਮ: 5--680) 
5. ਜਿਨ ਜਾਨਿਆ ਸੋਈ ਤਰੋਂ 'ਸੇ ਸੂਰੇ ਸੇ ਬੀਰ ।1 

ਨਾਨਕ ਤਿਨ ਬਲਿਹਾਰਣੈਂ” ਹਰਿ ਜਪਿਉਤਰੇ ਤੀਰ ॥ __(ਮ: 5--929) 
6. ਨਾਨਕ “ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੈਕਰਣੁ ਮਾਰਿਆ ।। 

ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥ (ਮ: 3-86) 
?. "ਜੋ ਜਨ, ਲੂਝਹਿ ਮਨੈ ਸਿਉਂ ਸੇ ਸੂਰੇ ਪਰਧਾਨਾ ॥ 

ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥ 

ਗਿਆਨੀਆਂ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥ 


ਹਦ. ਦੇ ੪. 





1. ਗਗਨ - ਆਕਾਸ; ਗਗਨ ਦਾ ਅਰਥ ਹਿਰਦੇ ਰੂਪੀ ਆਕਾਸ਼ ਵੀ ਹੈ ਅਤੇ ਇਹ ਇੱਕ ਅਧਿਆਤਮਕ 
ਮੰਜਲ ਜਾਂ ਅਵੱਸਥਾ ਦਾ ਨਾਮ ਵੀ ਹੈ, ਜਿੱਥੇ ਸਬਟ ਦੀ ਬਹੁਤ ਸਕਤੀਸ਼ਾਲੀ ਆਵਾਜ਼ ਸੁਣਾਈ ਢਿੰਦੀ 
ਹੈ । ਇਸ਼ਾਰਾ ਕਰ ਰਹੇ ਹਨ ਕਿ ਜਫ਼ ਅਭਿਆਸੀ ਸੂਰਮਾ ਇਸ ਸ਼ਬਦ ਦਾ ਅਭਿਆਸ ਕਰਦਾ ਹੈ ਤਾਂ 
ਪਿੱਠ ਪਿਛਾਂਹ ਨਹੀ` ਫੇਰਦਾ । ਉਹਦਾ ਧਰਮ ਇਹ ਹੁੰਦਾ ਹੈ ਕਿ ਡੱਟ ਕੇ ਸ਼ਬਦ ਦਾ ਅਭਿਆਸ ਕਰੇ 
ਅਤੇ ਮੈਦਾਨ 'ਚੋਂ' ਨਾ ਦੌੜੇ 2: ਸੂਰਮੇ ਉਹ ਨਹਾੰ' ਹੁੰਦੇ ਜੋ ਤਾਕਤ ਆਦਿ ਦੇ ਹੰਕਾਰ ਕਾਰਨ ਮਰਦੇ ਹਨ 
3. ਉਹ ਅੰਧੇ ਆਪਣੀ ਅਸਲੀਅਤ ਨਹੀ' ਪਛਾਣਦੇ 4. ਕਰੌਂਧ ਵਿੱਚ ਲੜ-ਲੜ ਮਰਦੇ ਹਨ $. ਪ੍ਰਭੂ 
ਨੂੰ ਐਸਾ ਹੈਕਾਰ ਪਸੰਦ ਨਹੀ” 6. ਮਰਨਾ ਉਨ੍ਹਾਂ ਸੂਰਮੇ ਮਰਦਾਂ ਦਾ ਸਫਲ ਹੈ, ਜਿਨ੍ਹਾਂ ਦਾ ਮਰਨਾ ਦਰ- 
ਗਾਹ ਵਿੱਚ ਕਬੂਲ ਪਵੇਂ 7. ਜਿਸਨੇ ਮਨ ਜਿੱਤ ਲਿਆ ਅਤੇ ਪੂਰਾ ਸਤਿਗੁਰੂ ਜਿਸ ਦੇ ਵੱਲ ਹੈ, ਉਹੀ 
ਸ੍ਰਮਾ ਹੈ 8. ਉਹੀ ਸੂਰਮੇ ਬਹਾਦਰ ਹਨ 9. ਜੋ ਹਰੀ ਦੀ ਭਗਤੀ ਕਰ ਕੇ ਪਾਰ ਹੋ ਗਏ ਹਨ 10. ਉਹ 
ਬਹਾਦਰ ਹੈ ਜਿਸ ਨੇ ਹੌਕਾਰ ਰੂਪੀ ਦੁਸ਼ਟ ਨੂੰ ਮਾਰ ਲਿਅ' ਹੈ 11. ਵੱਡੇ ਸੂਰਮੇ ਉਹ ਹਨ ਜੋ ਮਨ ਨਾਲ 
ਲੜਾਈ ਕਰਦੇ ਹਨ । 


130 


ਹਰਿ ਜੀਉ ਕਾ ਮਹਲੂ ਪਾਇਆ ਸਚੁ ਲਾਇ ਧਿਆਨਾ ॥ 
“ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥ 
(ਮ: 3-1089) 
ਸਿੱਖ 


ਸਿੱਖ ਦਾ ਅਰਥ ਹੈ ਸਿੱਖਿਆ ਲੈਣ ਵਾਲਾ । ਗੁਰਮਤਿ ਉੱਤੇ ਚੱਲਣ ਵਾਲਾ 
ਵਿਅਕਤੀ ਹੀ ਗੁਰਸਿੱਖ ਜਾਂ ਸਿੱਖ ਹੈ । ਮਨ-ਮਤ ਨੂੰ ਪੂਰੀ ਤਰ੍ਹਾਂ ਤਿਆਗ ਕੇ ਪੂਰੀ 
ਤਰ੍ਹਾਂ ਗੁਰਮਤਿ ਵਿੱਚ ਆ ਜਾਣਾ ਸਿੱਖ ਦਾ ਪਰਮ-ਧਰਮ ਹੈ । ਜਿਹੜਾ ਜੀਵ ਮਨ ਦੇ 
ਦੱਸੇ ਬਾਹਰਮੁੱਖੀ ਸਾਧਨਾਂ ਦਾ ਤਿਆਗ ਕਰਕੇ ਸਤਿਗੁਰ ਦੀ ਸਿੱਖਿਆ ਅਨੁਸਾਰ 
ਸੱਚੇ ਨਾਮ, ਸੱਚੇ ਸ਼ਬਦ ਦੀ ਕਮਾਈ ਕਰਦਾ ਹੈ, ਉਹੀ ਸੱਚਾ ਸਿੱਖ ਹੈ । ਉਹ ਤਨ, 
ਮਨ, ਧਨ ਗੁਰੂ ਨੂੰ ਸੱਪ ਕੇ ਉਸ ਦੇ ਹੁਕਮ ਜਾਂ ਭਾਣੇ ਵਿੱਚ ਰਹਿੰਦਾ ਹੈ ਕਿਉਕਿ 
ਸਤਿਗੁਰੂ ਦਾ ਹੁਕਮ ਉਸ ਲਈ ਸਭ ਤੋ ਵੱਡਾ ਕਾਨੂੰਨ ਹੈ ਅਤੇ ਸਤਿਗੁਰੂ ਦਾ ਸ਼ਬਦ 
ਉਸ ਲਈ ਸਭ ਤੋਂ ਉੱਚੀ ਸਾਧਨਾ ਹੈ । ਉਹ ਮਨ ਦੇ ਕਹੇ ਲੱਗ ਕੇ ਵਿਸ਼ੇ-ਵਿਕਾਰਾਂ, 
ਆਸਾਤਿ੍‌ਸ਼ਨਾ ਦੇ ਜਾਲ ਵਿੱਚ ਨਹੀ ਫੱਸਦਾ ਸਗੋ' ਸਤਿਗੁਰੂ ਅਤੇ ਅਕਾਲਪੁਰਖ ਦੇ 
ਭਾਣੇ ਵਿੱਚ ਰਹਿੰਦਾ ਹੋਇਆ ਸ਼ਬਦ ਦੀ ਕਮਾਈ ਜਾਂ ਮਾਲਕ ਦੀ ਭਗਤੀ 


ਕਰਦਾ ਹੈ । ਐਸਾ ਗੁਰਸਿੱਖ ਹੀ ਗੁਰੂ ਦੀ ਖ਼ੁਸ਼ੀ ਪ੍ਰਾਪਤ ਕਰਨ ਵਿੱਚ ਸਫਲ 
ਹੁੰਦਾ ਹੈ । 


12, ਜਿਨ੍ਹਾਂ ਸੂਰਮਿਆਂ ਨੇ ਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤ ਲਿਆ, ਉਨ੍ਹਾਂ ਨੇ ਜੱਗ ਨੂੰ 
ਜਿੱਤ ਲਿਆਂ । 


1. 


੮੭੧ 


6. 


ਹੀ, 


ਸਿੱਖ 
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ 
ਹਰਿਨਾਮੁ ਵਣੌਜਹਿ ਰਗ ਸਿਉ ਲਾਹਾ ਹਰਿਨਾਮੁ ਲੈ ਜਾਵਹਿ ॥ 
ਗ੍ੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ।। 
ਗੁਰੁ ਸਤਿਗੁਰੁ ਬੋਹਲ ਹਰਿਨਾਮ ਕਾ ਵਭਭਾਗੀ ਸਿਖ ਗੁਣ ਸਾਂਝ ਕਰਾਵਹਿ ॥ 
ਤਿਨਾ ਗੁਰਸਿਖਾ ਕਉ ਹਉ ਵਾਰਿਆ 
ਜੋ ਬਹਦਿਆ ਉਠਦਿਆ ਹਰਿਨਾਮੁ ਧਿਆਵਹਿ ॥ (ਮ: %--590) 


. ਨਾਨਕ ਨਾਮੁ ਨਿਧਾਨ ਹੈ ਗੁਰਮੁਖਿ ਪਾਇਆ ਜਾਇ ॥ 


ਮਨਮੁਖ ਘਰਿ ਹੌਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ” ।। (590) 
ਕਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥ 

ਨਿਰਮਲ ਜੋਤਿ ਨਿਰੋਜਨ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥ 

ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥(ਮ: 3--590) 
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੇਨੀ ॥ 

ਗੁਰਿ ਸਤਿਗੁਰਿ ਨਾਮੁ ਦਿ੍‌ੜਾਇਆ ਤਿਨਿ 'ਹੈਉਮੈ ਦੁਬਿਧਾ ਭੈਨੀ ॥ 

ਬਿਨੁ ਹਰਿਨਾਵੈ ਕੋ ਮਿਤ ਨਾਹੀ ਵੀਚਾਰਿ ਡਿਠਾ ਹਰਿ ਜੋਨੀ ॥ 

ਜਿਨਾ ਗੁਰਸਿਖਾ ਕਉ ਹਰਿ 'ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥ 

ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ “ਚੜੀ ਚਵਗਣਿ ਵੈਨੀ ॥(ਮ: £--590) 


. ਧੈਨੁ ਧੈਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥ 


ਧਨ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿਨਾਮਾ ਮੁਖਿ ਰਾਮੁ ਕਹਿਆ ॥ 
ਧੰਨੁ ਧੰਨੁ ਸੋ ਗੁਰਸਿਖ ਕਹੀਐ ਜਿਸੁ ਹਰਿਨਾਮਿ ਸੁਣਿਐ ਮਨਿ ਅਨਦੁ ਭਇਆ ।। 
ਧੈਨੁ ਧੰਨੁ ਸੋ ਗੁਰਸਿਖ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿਨਾਮੁ ਲਇਆ ॥ 
ਤਿਸੁ ਗੁਰਸਿਖ ਕਉ ਹੋਉ ਸਦਾ ਨਮਸਕਾਰੀ 

ਜੋ ਗੁਰ ਕੇ ਭਾਣੈ ਗੁਰਸਿਖ ਚਲਿਆ 11 (ਮ: %-593) 
ਸੋ ਸਿਖੁ ਸਖਾ ਬਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੇ ॥ 


ਆਪਣੇ ਭਾਣੈ ਜੋ ਚਲੇ ਭਾਈ ਵਿਛੜਿ ਚੋਟਾ ਖਾਵੈ ॥। (ਮ: 3-601) | 


ਜੋ ਸਿਖ ਗੁਰ ਕਾਰ ਕਮਾਵਹਿ ਹਉ 'ਗੁਲਮੁ ਤਿਨਾ ਕਾ ਗੋਲੀਆ ॥ ੍ 
ਹਰਿ ਰੰਗਿ ਚਲੂਲੈ” ਜੋ ਰਤੇ ਤਿਨ ਭਿਨੀ ਹਰਿ ਰੈਗਿ ਚੌਲੀਆਂ । (ਮ:4,311) || 


1. ਵਿਲਕਦੇ ਹੋਏ 2. ਹਉਮੈ ਅਤੇ ਦੁਬਿਧਾ ਦੂਰ ਕੀਤੀ 3. ਪੁਸੰਨ ੬. ਚੌਗੁਣਾ ਰੰਗ ਚੜ੍ਹਿਆ [ਹੂ 
5, ਦਾਸਾਂ ਦਾ ਦਾਸ 6. ਲਾਲ ਗ੍ਰੜ੍ਹਾ ਰੋਗ 7. ਸਰੀਰ ਰੂਪੀ ਚੋਲਾ । ਹ 





132 ਗੁਰਮਤਿ ਸਿੱਧਾਂਤ 


8. ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ ॥ 

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਐਮ੍ਰਿਤਸਰਿ ਨਾਵੈ ॥ 

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ? ਪਾਪ ਦੋਖ ਲਹਿ ਜਾਵੇ ।। 

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿਨਾਮੁ ਧਿਆਵੈ ।। 

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ 

ਜਿਸ ਨੋ ਦਇਆਲ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ 

ਜਨੁ ਨਾਨਕੁ ਧੁੜਿ ਮੋਗੇ ਤਿਸੁ ਗੁਰਸਿਖ ਕੀ 

ਜੋ ਆਪਿ ਜਪੈ ਅਵਰਹ ਨਾਮੁ ਜਪਾਵੈ 1 (ਮ: %-305) 
9. ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ' ॥ 

“ਲੇਖਾ ਚਿਤ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥ __(668) 
10. ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਉਤਮ ਬਾਨੀ ॥ 

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੇ 

ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ।। 

ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ।। 

ਹਰਿ ਦਰਿ ਤਿਨ ਕੀ ਉਤਮ ਬਾਤ ਹੈ ਸਤਹੁ ਹਰਿ ਕਥਾ ਜਿਨ ਜਨਹੁ ਜਾਨੀ । 

ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿਪ੍ਰਭੁ “ਚੋਜ ਵਿਡਾਨੀ ॥ 

ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ 

ਅਵਰ ਸਭ ਤਿਆਗਿ ਓਹਾ ਹਰਿ ਭਾਨੀ ।। (ਮੰ: £--669) 
11. ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥। 

ਸਤਿਗੁਰ ਕਾ ਭਾਣਾ ਮਨਿ ਲਏ ਸਬਦੁ ਰਖੈ ਉਰਧਾਰਿ । _(ਮ: 3--1247) 
12. ਗੁਰ ਕੇ ਗਿ੍‌ਹਿ ਸੇਵਕ ਜੋ ਰਹੈ । ਗੁਰਕੀ ਆਗਿਆ ਮਨ ਮਹਿ ਸਹੈ । 

ਆਪਸ ਕਉ ਕਰਿ ਕਛੁ ਨ ਜਨਾਵੈ । ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ।। 

ਮਨੁ ਬੇਚੇ ਸਤਿਗੁਰ ਕੇ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ 

ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਸੋ ਸੇਵਕ ਪਰਮੇਸੁਰ ਕੀ ਗਤਿ ਜਾਨੈ ।। 

(ਮੰ: 5--287) 


8. ਰੌਜ ਸਵੇਰੋ 9. ਅੰਦਰਲੇ ਦਸਮ-ਦੁਆਰ ਰੂਪੀ ਮਾਨ ਸਰੋਵਰ ਜਾਂ ਅੰਮ੍ਰਿਤ ਦੇ ਸਰੋਵਰ ਵਿੱਚ 
ਇਸ਼ਨਾਨ ਕਰੇ । ਗੁਰਵਾਕ : ਕਾਇਆ ਅੰਦਰਿ ਅੰਮ੍ਰਿਤਸਰ ਸਾਚਾ (ਮ: 3, ਪੰ. 1046) 10. ਪਾਪ 
11. ਬਚਨਾਂ ਦੁਆਰ 12. ਚਿਤਰ-ਗ੍ੁਪਤ (ਧਰਮ-ਰਾਜ ਦੇ .ਕਰਮਾਂ ਦਾ ਹਿਸਾਬ ਲਿਖਣ ਵਾਲੇਂ 
ਕਰਮਚਾਰੀ) ਨੇ ਜੌ ਲੇਖਾ ਲਿਖਿਆ ਸੀ ਉਸ ਦਾਂ ਸਾਰਾ ਬਕਾਇਆ ਖ਼ਤਮ ਹੋ ਗਿਆ 13. ਪ੍ਰਭੂ 
ਦੇ ਕੌਤਕ ਹੈਰਾਨੀ ਭਰੇ ਹਨ !4. ਪ੍ਰੀ ਤਰ੍ਹਾਂ । 





ਸਤੀ 139 


13. ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥ 
ਗੁਰ ਕੇ ਚਰਨ ਹਿਰਦੈ ਧਿਆਏ “ਅੰਤਰ ਆਤਮੈ ਸਮਾਲੋਂ ॥ 
"ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਠੁ ਅਵਰ ਨ ਜਾਣੇ ਕੋਏ ॥ 
ਕਹੈ ਨਾਨਕ ਸੁਣਹੁ ਸੈਤਹੁ ਸੋ ਸਿਖੁ ਸਨਮੁਖੁ ਹੋਏ ।। (ਮ: 3--919) 


ਸਤ 

ਆਮ ਤੌਰ ਤੇ ਜਿਹੜੀ ਇਸਤਰੀ ਜੀਤ"ਦੇ-ਜੀਅ ਆਪਣੇ ਪਤੀ ਦੀ ਚਿਖਾ 
ਵਿੱਚ ਸੜ ਕੇ ਮਰ ਜਾਂਦੀ ਹੈ ਉਸ ਨੂੰ ਸਤੀ ਆਖਿਆ ਜਾਂਦਾ ਹੈ । ਗੁਰੂ ਸਾਹਿਬ 
ਫੁਰਮਾਉ'ਦੇ ਹਨ ਕਿ ਆਪਣੇ ਮੋਏ ਪਤੀ ਦੇ ਨਾਲ ਜੀਉਦੇ ਚਿਖਾ ਵਿੱਚ ਸੜ ਕੇ 
ਮਰਨ ਵਾਲੀ ਸਤੀ (ਸਚਿਆਰ) ਨਹੀ” ਹੈ, ਸਗੋ ਅਸਲੀ ਸਤੀ ਤਾਂ ਉਹ 
ਇਸਤਰੀ ਹੈ ਜਿਹੜੀ ਪਰਮਾਤਮਾ ਰੂਪੀ ਕੌਤ ਦੀ ਬਿਰਹਾ ਦੀ ਚੋਟ ਨਾਲ ਹੀ ਮਰ 
ਜਾਂਦੀ ਹੈ । ਜਿਸ ਰੂਹ ਰੂਪੀ ਇਸਤਰੀ ਨੂੰ ਆਪਣੇ ਪਰਮੇਸ਼ਰ ਰੂਪੀ ਸਾਈ” ਜਾਂ 
ਕੰਤ ਦੀ ਸੋਝੀ ਆ ਜਾਂਦੀ ਹੈ ਉਹ ਹਰ ਰੋਜ਼ ਆਪਣੇ ਪ੍ਰੀਤਮ ਦੇ ਪਿਆਰ ਵਿੱਚ ਸਤੀ 
ਹੈਦੀ ਹੈ, ਭਾਵ ਉਹ ਜੀ'ਦੇ-ਜੀਅ ਮਰਨ ਦਾ ਅਭਿਆਸ ਕਰਦੀ ਹੈ । 


1. ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ' ॥ 
ਨਾਨਕ “ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰਨਿ ॥ 
ਭੀ ਸੋ ਸਤੀਆ ਜਾਣੀਅਨਿ ਸੀਲ? ਸੋਤੋਖਿ ਰਹੌਨਿ ॥ 
ਸੇਵਠਿ ਸਾਈ ਆਪਣਾ ਨਿਤ ਉਠਿ ਸੈਮਾਲੌਨਿ ॥ 

“ਕੌਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ।। 

ਜੇ ਜਾਣਹਿ ਪਿਰ ਆਪਣਾ ਤਾ ਤਨਿ ਦੁਖ ਸਹਾਹਿ ॥ 
ਨਾਨਕ ਕਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥। | 
ਭਾਵੈ ਜੀਵਉ ਕੈ ਮਰਉਂ ਦੂਰਹੁ ਹੀ ਭਜਿ ਜਾਹਿ ॥ (ਮ: 3--787) 


ਦੀਦ. ਦਾਦ. << 





15. ਅੰਤਰ ਆਤਮਾ ਵਿੱਚ ਗੁਰੂ ਦੇ ਚਰਨਾਂ ਨੂੰ ਸੋਭਾਲੇ, ਭਾਵ ਅੰਦਰ ਸਤਿਗਰੂ ਦੇ ਨੂਰੀ ਸਰੂਪ, 
ਸ੍ਰਖਮ ਸਰ੍ਹਪ ਜਾ ਸ਼ਬਦ ਸਰੂਪ ਵਿੱਚ ਸਮਾ ਜਾਵੇ 16- ਆਪਾ-ਭਾਵ ਤਿਆਗ ਕੇ ਸਦਾ ਗੁਰੂ ਦੇ ਆਸਰੇ/' 
ਸਹਾਰੇ ਜਾਂ ਸ਼ਰਨ ਵਿੱਚ ਰਹੇ । 

1. ਚਿਖਾ ਉੱਤੇ ਪਤੀ ਦੇ ਨਾਲ ਜਲ ਕੇ ਮਰ ਜਾਣ ਵਾਲੀਆ 2. ਅਸਲ ਸਤੀਆਂ ਉਹ ਹਨ ਜੌ 
ਬਿਰਹਾ ਦੇ ਦੁੱਖ ਨਾਲ ਹੀ ਮਰ ਜਾਂਈਆਂ ਹਨ 4. ਕਾਮ ਨੂੰ ਵੱਸ ਕਰਨ ਵਾਲੀਆਂ 4. ਜਿਨ੍ਹਾਂ ਨੂੰ ਕੌਤ 
ਜਾਂ ਪਤੀ ਦੀ ਕਦਰ ਹੈ ਉਹ ਸਤੀਆਂ ਹਨ 5. ਜਿਨ੍ਹਾਂ ਨੂੰ ਕੰਤ ਦੀ ਕਦਰ ਨਹੀ', ਉਨ੍ਹਾਂ ਦਾ ਪਤੀ ਭਾਵੇ' | 
ਜੀਦਾ ਹੋਵੇ ਭਾਵੇ` ਮਰ ਜਾਵੇ ਉਹ ਦੂਰੋ“ ਹੀ ਦੌੜ ਜਾਂਦੀਆਂ ਹਨ, ਉਸਦੇ ਨੋੜੇ ਨਹੀ ਆਉ'ਈੀਆਂ । 


ਸ਼ਾਧ-ਸੌਤ 

ਗੁਰੂ ਅਰਜਨ ਸਾਹਿਬ ਨੇ 'ਸੁਖਮਨੀ' ਵਿੱਚ ਸਾਧ-ਸੈਤ ਦੀ ਭਾਗੀ ਮਹਿਮਾ 
ਕੀਤੀ ਹੈ । ਜੌ ਗੁਰਮੁੱਖ ਮਨ-ਇੰਦਰੀਆਂ ਨੂੰ ਸਾਧ ਕੇ, ਆਤਮਾ ਤੋ ਹਰ ਪ੍ਰਕਾਰ 
ਦੀਆਂ ਮੈਲਾਂ ਉਤਾਰ ਕੇ ਇਸ ਨੂੰ ਪੂਰੀ ਤਰ੍ਹਾਂ ਨਿਰਮਲ ਕਰ ਚੁੰਕਾ ਹੈ ਪੂਰਨ ਸਾਧ 
ਹੈ । ਸੈਤ ਸਭ ਤੋਂ ਉੱਚੀ ਅਧਿਆਤਮਿਕ ਅਵੱਸਥਾ ਪ੍ਰਾਪਤ ਕਰ ਚੁੱਕਾ ਉਹ ਸਾਧ 
ਹੈ ਜੋ ਪਰਮੇਸ਼ਰ ਵਿੱਚ ਅਭੇਦ ਹੋ ਗਿਆ ਹੋਵੇ । ਬਾਣੀ ਵਿੱਚ ਸਾਧ ਅਤੇ ਸੈਤ ਦੀ 
ਗਤੀ ਨੂੰ ਅਗੈਮ, ਅਗਾਧ, ਅਕੱਥ ਕਿਹਾ ਗਿਆ ਹੈ ਅਤੇ ਪੂਰਨ ਸੋਤ ਤੇ ਪਰਮੇਸ਼ਰ 
ਵਿੱਚ ਕੋਈ ਭੇਦ ਨਹੀ" ਮੰਨਿਆ ਗਿਆ । ਸੈਤ ਵਿੱਚ ਹਰੀ ਅਤੇ ਉਸ ਦਾ ਨਾਮ 
ਆਪਣਾ ਘਰ ਕਰ ਚੁੱਕਾ ਹੈਂਦਾ ਹੈ--ਮਾਨੋ` ਸੋਤ ਅਲੱਖ, ਅਰੂਪ ਹਰੀ ਦਾ ਅਤੇਂ 
ਉਸ ਦੇ ਸਭ ਗੁਣਾਂ ਦਾ ਪ੍ਰਤੱਖ, ਸਾਖਸ਼ਾਤ ਰੂਪ ਹੁੰਦਾ ਹੈ । ਉਹ ਪਰਮੇਸ਼ਰ ਵਾਂਗ ਹੀ 
ਅਮਰ, ਅਵਿਨਾਸ਼ੀ ਵੀ ਹੁੰਦਾ ਹੈ ਅਤੇ ਉਸ ਵਾਂਗ ਹੀ ਨਿਹਚਲ, ਅਡੋਲ ਸਹਿਜ 
ਅਵੱਸਥਾ ਵੀ ਪ੍ਰਾਪਤ ਕਰ ਚੁੱਕਾ ਹੁੰਦਾ ਹੈ । ਉਹ ਕਰਮ ਕਰਦਾ ਹੋਇਆ ਨਿਹਕਰਮੀ 
ਹੁੰਦਾ ਹੈ ਅਤੇ ਸੈਸਾਰ ਵਿੱਚ ਵਿਚਰਦਾ ਹੋਇਆ ਵੀ ਜੀਵਨ-ਮੁਕਤ ਹੁੰਦਾ ਹੈ । 
ਉਸ ਦੇ ਮਨ, ਬਚਨ, ਕਰਮ ਵਿੱਚ ਪ੍ਰਰਨ ਸਮਾਨਤਾ ਹੁੰਦੀ ਹੈ । ਉਸ ਦਾ ਕਥਿਆ 
ਹੋਇਆ ਕਦੇ 'ਅਧਾਖਰ' ਭਾਵ ਕੱਚਾ ਜਾਂ ਖ਼ਾਲੀ ਨਹੀ” ਜਾਂਦਾ । ਉਸ ਤੋ ਕਦੇ 
ਕੁਝ ਬੁਰਾ ਨਰੀ' ਹੁੰਦਾ ਅਤੇ ਉਹ ਜੋ ਕਰਦਾ ਹੈ ਸਦਾ ਭਲਾ ਹੁੰਦਾ ਹੈ । 

ਸੱਚੇ ਸਤ ਸਦਾ ਸਮਦਰਸ਼ੀ ਹੁੰਦੇ ਹਨ । ਉਹ ਖ਼ਸ਼ੀ-ਗ਼ਮੀ, ਉਸਤਤ-ਨਿੰਦਿਆ, 
ਦੇਸਤ-ਦੁਰਸ਼ਮਨ, ਵਿਸ਼-ਅੰਮ੍ਰਿਤ ਦੀ ਦਵੈਤ ਤੋਂ ਉੱਪਰ ਉੱਠ ਚੁੱਕੇ ਹੁੰਦੇ ਹਨ । ਉਹ 
ਪੂਰੀ ਤਰ੍ਹਾਂ ਮਾਲਕ ਦੀ ਰਜ਼ਾ ਵਿੱਚ ਆ ਗਏ ਹੁੰਦੇ ਹਨ ਅਤੇ ਮਾਲਕ ਦੀ ਰਜ਼ਾ ਦਾ 
ਜੀਦਾ-ਜਾਗਦ ਰੂਪ ਹੁੰਦੇ ਹਨ । ਸੈਸਾਰ ਦੇ ਉਤਰਾ-ਚੜ੍ਹਾਅ ਉਨ੍ਹਾ ਨੂੰ ਡੁਲਾ ਨਹੀ' 
ਸਕਦੇ ਅਤੇ ਸਰਬੈਸ ਨਿਛਾਵਰ ਕਰ ਦੇਣ ਉਤੋਂ ਵੀ ਉਹ ਮਾਲਕ ਦੇ ਭਾਣੇ ਨੂੰ 
ਮਿੱਠਾ ਕਰ ਕੇ ਮੰਨਦੇ ਹਨ । 

ਪੂਰਨ ਸੋਤ ਨਿਮਰਤਾ, ਆਜਜ਼ੀ, ਖਿਮਾ ਦਾ ਰੂਪ ਹੁੰਦੇ ਹਨ । ਕਰੋੜਾਂ ਅਸੈਤ 
ਮਿਲਣ ਉੱਤੇ ਵੀ ਉਹ ਆਪਣੇ ਸਹਿਜ-ਸੁਭਾਅ ਨੂੰ ਨਹੀ ਬਦਲਦੇ ਅਤੇ ਕਠੌਰਤਾ, 
ਸ਼ੱਤਰੂਤਾ ਦਾ ਉੱਤਰ ਵੀ ਖਿਮਾ, ਪੇਮ ਅਤੇ ਦਇਆ ਵਿੱਚ ਦਿੰਦੇ ਹਨ ਕਿਉਕਿ 
ਉਨ੍ਹਾਂ ਦੀ ਲਿਵ ਸਦਾ ਮਾਲਕ ਵਿੱਚ ਲੱਗੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਘਟ-ਘਟ ਵਿੱਚ 
ਇੱਕੋ ਮਾਲਕ ਦੇ ਦਰਸ਼ਨ ਹੁੰਦੇ ਹਨ । 

ਪੂਰਨ ਸਤ ਜੀਵ ਦੇ ਪਰਮ-ਹਿਤੈਸ਼ੀ ਹੁੰਦੇ ਹਨ । ਉਹ ਮੁਕਤੀ ਦੇ ਦਾਤਾ 
ਹੁੰਦੇ ਹਨ । ਉਹ ਆਪ ਮੁਕਤ ਹੁੱਦੇ ਹਨ ਤੇ ਜੋ ਜੀਵ ਉਨ੍ਹਾਂ ਦੀ ਸੈਗਤ, ਸ਼ਰਨ ਵਿੱਚ 


ਸਾਧ-ਸੈਤ 135 


ਆਉਦੇ ਹਨ ਉਨ੍ਹਾਂ ਨੂੰ ਵੀ ਸੱਚੀ ਮੁਕਤੀ ਦੀ ਦਾਤ ਬਖ਼ਸ਼ਦੇ ਹਨ । ਪੂਰਨ ਸੈਤ 
ਦੀ ਸੈਗਤ ਵਿੱਚ ਮੋਨ ਦੇ ਵਿਕਾਰ ਦੂਰ ਹੁੰਦੇ ਹਨ, ਪਰਮੇਸ਼ਰ ਦਾ ਪਿਆਰ 
ਜਾਗਦਾ ਹੈ, ਨਾਮ ਦੀ ਕਮਾਈ ਦਾ ਸ਼ੌਕ ਵਧਦਾ ਹੈ ਅਤੇ ਜੀਵ ਪਰਮੇਸ਼ਰ-ਪ੍ਰਾਪਤੀ 
ਦੇ ਕਾਬਲ ਬਣ ਜਾਂਦਾ ਹੈ । ਸੈਸਾਰਿਕ ਪਾਰਸ ਤਾਂ ਲੋਹੇ ਨੂੰ ਸੋਨਾ ਬਣਾਉ'ਦਾ ਹੈ ਪਰ 
ਮੌਤਾਂ ਨੂੰ ਐਸੇ ਪਰਮ-ਪਾਰਸ ਮਨਿਆ ਗਿਆ ਹੈ ਜੋ ਜੀਵਾਂ ਨੂੰ ਆਪਣਾ ਹੀ ਰੂਪ, ਭਾਵ 
ਸੈਤ ਹੀ ਬਣਾ ਲੈਦੇ ਹਨ । ਗੁਰਬਾਣੀ ਇੱਕ ਪਾਸੇ ਜੀਵ ਸਾਹਮਣੇ ਪਰਮੇਸ਼ਰ ਪ੍ਰਾਪਤੀ 
ਦਾ ਆਦਰਸ਼ ਰੱਖਦੀ ਹੈ ਤਾਂ ਦੂਜੇ ਪਾਸੇ ਇਸ ਦੀ ਪ੍ਰਾਪਤੀ ਦਾ ਵਸੀਲਾ ਪੂਰਨ ਸਾਧ- 
ਸੈਤ ਦੀ ਸੈਗਤ ਨੂੰ ਦੱਸਦੀ ਹੈ, ਕਿਉਕਿ ਕੋਈ ਪੂਰਨ ਸੋਤ ਹੀ ਪੂਰਾ ਸਤਿਗੁਰੂ ਨ 
ਸਕਦਾ ਹੈ। ਪਰਮਾਰਥੀ ਪ੍ਰਾਪਤੀ ਦਾ ਕੋਈ ਐਸਾ ਪਹਿਲ੍ਹ ਨਹੀ” ਜਿਸ ਨੂੰ ਗੂਰੂ 
ਸਹਿਬਾਨ ਨੇ ਪੂਰਨ ਸਾਧ-ਸੋਤ ਦੀ ਸੈਗਤ ਨਾਲ ਨਾ ਜੋੜਿਆ ਹੋਵੇ । 


1. “ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤੁ ॥ 


ਧੈਨੁ ਸਿ ਸੋਈ ਨਾਨਕਾ ਪੂਰਨੁ ਸੋਈ ਸੰਤੁ ।। (ਮੰ: 5--319) 
2. ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮੁ ਵਸਾਏ ॥ 
ਮਤਿਰਿ “ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥ __(ਮ: 3--29) 


3. ਸਵਣੀ” ਕੀਰਤਨੁ ਸਿਮਰਨ ਸੁਆਮੀ ਇਹੁ ਸਾਧ ਕੋ ਆਚਾਰੂ" ॥ 

ਚਰਨ ਕਮਲ ਅਸਥਿਤਿ ਰਿਦ ਅਤਰਿ ਪੂਜਾ ਪ੍ਰਾਨ ਕੋ ਆਧਾਰੁ” ।।(ਮ: 5, 1222) 
4. ਹਰਿ ਕਾ ਸੈਤ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥। 

ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ । _(ਮ: 4--667) 
5. ਰਾਮ ਸੈਤ ਮਹਿ ਭੇਦੁ ਕਿਛੁ ਨਾਹੀ ਏਕ ਜਨ ਕਈ ਮਹਿ ਲਾਖ ਕਰੋਗੀ ।। 

ਜਾ ਕੇ ਹੀਐ' ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੌਰੀ ॥ (208) 
6. ਸਤਿ ਪਰਮੇਸਰੁ ਸਤਿ ਸਾਧ ਜਨ ਨਿਹਚਲੁ ਹਰਿ ਕਾ ਨਾਉ ॥ 

ਭਗਤਿ ਭਾਵਨੀ ਪਾਰਬ੍ਰਹਮ ਕੀ ਅਬਿਨਾਸੀ ਗੁਣ ਗਾਉ ॥ (ਮ: 5--1221) 
?. ਹਰਿ ਕਾ ਸੈਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿਨਾਮੁ ਮੁਰਾਰਿ” ॥ 

ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿਨਾਮੁ ਸਮਾਰਿ ।। 

ਰ੍ (ਮੱ: $--1135) 

1. ਜੋ ਸਾਹ-ਸਾਹ, ਗਰਾਹੀ-ਗਰਾਹੀ ਨਾਲ ਪਰਮੋਸ਼ਰ ਦਾ ਨਾਮ ਨਹੀਂ' ਵਿਸਾਰਦੇ 9. ਜਿਨ੍ਹਾਂ ਨੇ 

ਅੰਦਰੋ ਤਮੌ ਗੁਣ ਦੀ ਅਗਨੀ ਅਤੇ ਹਉਮੈਂ ਮਾਰ ਲਈ ਹੈ 3. ਕੰਨਾਂ ਨਾਲ ੪. ਕਰਣੀ, ਰਹਿਣੀ 


5. ਆਸਰਾ 6. ਹਿਰਦੇ ਵਿੱਚ ਪ੍ਰਭੂ ਪ੍ਰਗਟ ਹੁੰਦਾ ਹੈ ਅਤੇ ਰਸਨਾ ਸਦਾ ਹਰੀ ਨਾਮ ਦੇ ਸਿਮਰਨ ਵਿੱਚ 
ਲੱਗੀ ਰਹਿੰਦੀ ਹੈ 7. ਮੁਰਾਰੀ, ਭਾਵ ਪਰਮੰਸ਼ਰ । 


136 ਗੁਰਮਤਿ ਸਿੱਹਾਂਡ 


8. ਰਾਣਾ ਰਾਉ ਸਭੈ ਕੋਉ ਚਾਲੈ ਝੂਠੁ ਛੋਡਿ ਜਾਇ ਪਾਸਾਰੁ । 


10. 


11. 


12. 


13. 


12. 


15, 


16. 


17. 


18. 


19. 


ਨਾਨਕ ਸੈਤ ਸਦਾ ਥਿਰੁ ਨਿਹਚਲੁ ਜਿਨ ਰਾਮਨਾਮੁ ਆਧਾਰੁ ।(ਮ: 4--1200) 


. ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧ ਸੇਗੇਹ” ॥ 


ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ।(ਮ: 5, 1226) 
ਸਭੁ ਜਗੂ ਚਲਤਉ ਪੰਖੀਐ ਨਿਹਚਲੁ ਹਰਿ ਕੋ ਨਾਉ ॥ 

ਕਰਿ ਮਿਤ੍ਰਾਈ" ਸਾਧ ਸਿਉ ਨਿਹਚਲੁ ਪਾਵਹਿ ਠਾਉ ॥ (ਮ: %--431) 
ਬਾਨ ਪਵਿਤ੍ਾ ਮਾਨ ਪਵਿਤ੍ਰਾਂ ਪਵਿਤ੍‌ ਸੁਨਨ ਕਹਨਹਾਰੇ ॥ 

ਕਹੁ ਨਾਨਕ ਤੋਂ ਭਵਨ ਪਵਿਤ੍ਰਾਂ ਜਾ ਮਹਿ ਸੈਤ ਤੁਮਾਰੇ । _ (ਮ: 5--1215) 
ਥਾਨੁਸੁਹਾਵਾ ਪਵਿਤੁ ਹੈ ਜਿਥੈ ਸੋਤ ਸਭਾ ॥ 


ਢੋਈ ਤਿਸ ਹੀ ਨੇ ਮਿਲੋ ਜਿਨਿ ਪੂਰਾ ਗੁਰੂ ਲਭਾ ॥ (ਮ: 5--44) 
ਸੈਤਾਂ ਸੈਗਤਿ ਪਾਈਐ ਜੇ ਮੇਲੇ ਮੇਲਣਹਾਰੁ ॥ 
ਮਿਲਿਆ ਹੋਇ ਨ ਵਿਛੁੜੇ ਜਿਸ ਅੰਤਰਿ ਜੌਤਿ ਆਪਾਰ ।। __(ਮ: 5--56) 


ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੋਗੁ ॥ 

ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੋਗੁ (ਮ:5-71) 
ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥ 

ਮਿਲਿ ਸਾਧੂ ਸੈਗਿ ਉਧਾਰੁ ਹੋਇ ਮੁਖ ਉਜਲ ਦਰਬਾਰਿ ।। (ਮ: 5--218) 
ਅਚਲ “ਗਹਿ ਕੈ ਸਾਧ ਕਾ ਤਰਣਾ ਇਹੁ ਸੇਸਾਰੁ ।। 


ਪਾਰਬ੍ਰਹਮੁ ਆਰਾਧੀਐ ਉਧਰੇ ਸਭ ਪਰਵਾਰੁ । (ਮ: 5--218) 
ਟੂਟੇ ਬਧਨ ਜਾਸੁ ਕੇ ਹੋਆ ਸਾਧੂ ਸੰਗੁ ।। 
ਜੋ ਰਾਤੇ ਰੋਗ ਏਕ ਕੇ ਨਾਨਕ ਗੂੜਾ ਰੰਗੁ ।। (ਮ: 5--252) 


“ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ । 

ਸਾਧੂ ਸੈਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ 

ਟੋਹੇਂ” ਟਾਹੇ ਬਹੁ ਭਵਨ ਬਿਨੁ ਨਾਵੇ ਸੁਖੁ ਨਾਹਿ ॥ 

ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸਗਿ ਸਮਾਹਿ ॥ (ਮੰ: 5--255) 
ਜਹ ਸਾਧੂ ਗੋਬਿਦ ਭਜਨੁ ਕੀਰਤਨ ਨਾਨਕ ਨੀਤ ॥ 

#ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ।। (ਮ: 5--256) 


8. ਸਾਧੂ ਦੀ ਸੋਗਤ 9. ਦੋਸਤੀ, ਪ੍ਰੰਮ 10. ਸਾਧ ਦਾ ਪੱਲਾ ਫੜ ਕੇ ਸੰਸਾਰ-ਸਾਗਰ ਨੂੰ ਪਾਰ 


ਕਰ ਲਵੋ 11. ਸੇਵਾ ਦੀ ਪਦਵੀ 12. ਟਟੋਲੇ, ਖੋਜੇ, ਵੇਖੋ, ਭਾਲੇ 13. ਧਰਮ-ਰਾਜ ਆਪਣੇਂ ਦੂਤਾ 
ਨੂੰ ਕਹਿੰਦਾ ਹੈ ਕਿ ਜਿੱਥੋਂ ਪ੍ਰਭੂ ਦਾ ਭਜਨ ਅਤੇ ਸਾਧ੍ਹ ਦੀ ਸੰਗਤ ਹੈ ਓਥੇ ਨਾ ਜਾਇਓ, ਨਹੀ ਤਾ ਨਾ 
ਤੁਸੀ' ਬੱਧੇ ਛੁੱਟੋਗੇ, ਨਾ ਮੈ` ਛੁੱਟਾਗਾ । 


ਸਾਧ-ਸਤ ਰ੍ "137 


20. ਧਧਾ ਧਾਵਤ ਤਉ ਮਿਟੈ ਸਤ ਸੈਗਿ ਹੋਇ ਬਾਸੁ ।। 


21. 
22. 
23. 
22. 
25. 
26. 
42. 
28. 


49, 


੨0. 


21. 


ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ।। (ਮ: 5--257) 
ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੈਗਿ ॥ 

ਗੁਰਿ ਪੂਰੇ ਉਪਦੇਸਿਆ ਨਰਕੁ ਨਾਹਿ ਸਾਧਸੈਗਿ ॥ (ਮ: 5--257) 
“ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥ 

ਗੁਰਦੀਖਿਆਂ ' ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥ _(ਮ: 8--260) 
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥ 

ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥ (ਮ: 5--297) 
ਲਾਭੁ ਮਿਲੈ ''ਤੋਟਾ ਹਿਰੈ ਸਾਧਸੈਗਿ ਲਿਵ ਲਾਇ ॥ 

ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ।। _(ਮ: 5--298) 
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ 


ਸਤ ਸੇਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣ” ॥ (ਮ: 5--318) 
ਬਨ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ” ॥ 

ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥। (ਮੰ: 5--455) 
ਸਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ।। 

“ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ॥ _ (622) 
ਸੈਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ।। 

ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥ (716) 


ਕੋਟਿ ਅਪ੍ਰਾਧੀ ਸੈਤ ਸੈਗਿ ਉਧਰੇ ਜਮੁ ਤਾ ਕੇ ਨੇੜਿ ਨ ਆਵੇ ।। 

ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ ਹਰਿ ਸਿਉ ਆਣਿ ਮਿਲਾਵੈ ।! 

ਮਾਇਆ ਮੌਹ ਭਰਮੁ ਭਉ ਕਾਟੈ ਸੈਤ ਸਰਣਿ ਜੋ ਆਵੇ ॥ 

ਜੇਹਾ ਮਨੋਰਥ ਕਰਿ ਆਰਾਧੇ ਸੋ ਸੈਤਨ ਤੋ ਪਾਵੈ ।। (ਮੰ: 5-748) 

ਚਰਨ ਸੈਤਨ ਕੇ ਮਾਥੇ ਮੇਰੇ ਉਪਰਿ ਨੈਨਹੁ ਧੂਰਿ ਬਾਂਛਈ”” ॥ 

ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥ 
(ਮ: 5--1207) 

ਕਰਿ ਸੰਗਤਿ ਤੂੰ ਸਾਧ ਕੀ ਅਠਸਠਿ ਤੀਰਥ ਨਾਉ ॥੧ 


ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਇਹੁ ਸੁਆਉ ॥ (ਮੱ: 5-97) | 


14. ਮਨ ਵਿੱਚ ਸਾਧ ਦਾ ਆਸਰਾ ਲਵੇ 15. ਗੁਰਮੰਤਰ, ਗੁਰ੍ਹ ਦਾ ਸ਼ਬਦ 16. ਨ੍ਕਸਾਨ ਖ਼ਤਮ 


ਹੋਵੇ 17. ਬਲ, ਸ਼ਕਤੀ 18. ਗਾਹ ਕੇ, ਢੂੰਡ ਕੇ 9. ਕਰੋੜਾਂ ਜਨਮਾਂ ਦੇ ਪਾਪ ਦੂਰ ਹੋ ਗਏਂ 
20. ਮੰਗਦਾ ਹਾਂ । 


138 ਗਰਮਤਿ ਸਿੱਥਾਂਤ 


52. ਤੀਰਥ ਵਰਤ ਲਖ ਸੈਜਮਾ ਪਾਈਐ ਸਾਧੂ ਧੂਰਿ ॥ 

ਲੂਕਿ ਕਮਾਵੈ ਕਿਸਤੇ ਜਾ ਵੇਖੈ ਸਦਾ ਹਦੂਰਿ ॥ (ਮ: 5-48) 
33. “ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਉਪਰਿ ਸਾਧ ਭਲੋਂ ॥ 

ਨਾਨਕ ਦਾਸ ਧੂਰਿ ਜਨ ਬਾਛੈ ਉਧਰਹਿ ਲਾਗਿ ਪਲੇ । _(ਮ: 5--1227) 
34. ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ 

“ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥ _ (ਕਬੀਰ--1374) 
35. ਸੈਤਾ ਕਉ ਮਤਿ ਕੋਈ ਨਿੰਦਹੁ ਸਤ ਰਾਮੁ ਹੈ ਏਕੋ । 

ਕਹੁ ਕਬੀਰ ਮੈ ਸੋ ਗੁਰੂ ਪਾਇਆ ਜਾ ਕਾ ਨਾਉ ਬਿਬੇਕੋ'' । (ਕਬੀਰ--793) 


ਅਪੰਹਸ 


ਅਪਰਸ ਤੋ” ਭਾਵ ਹੈ, ਸਪਰਸ਼ ਨਾ ਕਰਨਾ ਅਥਵਾ ਨਾ ਛੂਹਣਾ । ਆਮ ਤੇਰ 
ਤੇ ਜਿਹੜਾ ਜੀਵ ਛੂਤ-ਛਾਤ ਨੂੰ ਮੰਨਦਾ ਹੋਵੇ ਅਤੇ ਬਾਹਰਮੁਖੀ ਸੁੱਚਮਤਾ ਵਿੱਚ 
ਵਿਸ਼ਵਾਸ ਰੱਖੋ ਉਸ ਨੂੰ ਅਪਰਸ ਆਖਦੇ ਹਨ । ਗੁਰਮਤਿ ਅਨ੍ਸਾਰ ਜਿਹੜਾ ਜੀਵ 
ਕੁਕਰਮਾਂ ਨੂੰ ਨਹੀਂ ਛ੍ਰੰਹਦਾ ਅਤੇ ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਦੇ ਸਪਰਸ਼ 
ਤੋ` ਬਚਾ ਕੇ ਰੱਖਦਾ ਹੈ, ਉਹ ਸੱਚਾ ਅਪਰਸ ਹੈ । 'ਸੱਚਾ ਸ਼ਬਦ' ਜਾਂ 'ਸੱਚਾ ਨਾਮ” 
ਵੀ ਅਜਿਹੇ ਅਪਰਸ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ । ਅਜਿਹਾ ਮਨੁੱਖ ਆਪ ਵੀ ਤਰ 
ਜਾਂਦਾ ਹੈ ਤੇ ਦੂਜਿਆਂ ਨੂੰ ਵੀ ਤਾਰ ਲੈਦਾ ਹੈ । ਪਰ ਅਜਿਹਾ ਅਪਰਸ ਬਣਨਾ ਕੋਈ 
ਸੌਖੀ ਗੱਲ ਨਹੀ” ; ਕਰੋੜਾਂ ਵਿੱਚੋ` ਕੋਈ ਵਿਰਲਾ ਜੀਵ ਅਜਿਹਾ ਸੱਚਾ ਅਪਰਸ ਬਣ 
ਸਕਦਾ ਹੈ। 





21. ਧਰਮ, ਅਰਥ, ਕਾਮ, ਮੌਕਸ਼, ਚਾਰ ਪਦਾਰਥਾਂ ਤੋ` ਅਤੇ ਅੱਠਾਂ ਦਿਸ਼ਾਵਾਂ ਵਿੱਚ ਸੋਤ 
ਉੱਤਮ ਹਨ 22. ਉਹ ਘਰ ਸ਼ਮਸ਼ਾਨ ਭੂਮੀ ਸਮਾਨ ਹੈ 23. ਗਿਆਨ 


ਅਪਿਰਸ ` 2239 


ਅਪਰਸ 


`1. “ਉਰਿਧਾਰੈ ਜੋ ਅੰਤਰਿ ਨਾਮੁ ॥ ਸਰਬ ਮੈ ਪੇਖੋ ਭਗਵਾਨੁ ॥ 

ਨਿਮਖ ਨਿਮਖ ਠਾਕੁਰ ਨਮਸਕਾਰੈ ॥ 

$ਨਾਨਕ ਓਹੁ _ਅਪਰਸੁ ਸਗਲ ਠਿਸਤਾਰੇ ॥। 

“ਮਿਥਿਆ ਨਾਹੀ ਰਸਨਾ ਪਰਸ ॥ 'ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥ 

'ਪਰਤ੍ਰਿਅ ਰੂਪੁ ਨ ਪੇਖੇ ਨੇਤ ॥ ਸਾਧ ਕੀ ਟਹਲ ਸੈਤ ਸੈਗਿ ਹੇਤ” ॥ 

'ਕਰਨ ਨ ਸੁਨੈ ਕਾਹੂ ਕੀ ਨਿੰਦਾ । ਸਭ ਤੇ ਜਾਨੈ ਆਪਸ ਕਉ ਮੰਦਾ ॥ 

`ਗੁਰ ਪ੍ਰਸਾਦਿ ਬਿਖਿਆ ਪਰਹਰੇ ॥ “ਮਨ ਕੀ ਬਾਸਨਾ ਮਨ ਤੇ ਟਰੈ ॥ 

'ਇੰਦੀਜਿਤ ਪੰਚ ਦੋਖ ਤੇ ਰਹਤ ।। “ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥ 
(ਮ: 5--274) 


/. ਨਾਮ ਨੂੰ ਅੰਦਰ ਹਿਰਦੇ ਵਿੱਚ ਧਾਰਨ ਕਰੇ 2. ਹਰ ਸਮੋ' 3. ਐਸਾ ਵਿਅਕਤੀ ਜੋ ਮਾਇਆ 
ਦੇ ਸਪਰਸ਼ ਤੋ" ਪਰੇਂ ਹੋਵੇਂ ਸਭ ਨੂੰ ਪਾਰ ਉਤਾਰਦਾ ਹੈ 4. ਝ੍ਰਠ ਨੂੰ ਜੀਭ ਛ੍ਰਹਦਾ ਤਕ ਨਹੀ` ਭਾਵ ਝੂਠ 
ਨੂੰ ਨੇੜੇ ਨਹੀ ਢੁਕਣ ਦਿੰਦਾ 5. ਮਨ ਵਿੱਚ ਸਿਰਫ਼ ਪ੍ਰਭੂ ਦੇ ਦਰਸ਼ਨਾਂ ਦਾ ਪ੍ਰੈਮ ਹੁੰਦਾ ਹੈ 6. ਪ੍ਰਾਈ 
ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀ ਦੇਖਦਾ 7. ਪਿਆਰ 8. ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀ' 
ਸੁਣਦਾ 9. ਗੁਰੂ ਦੀ ਕਿਰਪਾ ਨਾਲ ਹਰ ਤਰ੍ਹਾਂ ਦੀ ਬੁਰਾਈ ਤਿਆਗ ਦਿੰਦਾ ਹੈ ! 0. ਮਨ ਵਿੱਚੋਂ“ ਹਰ 
ਪ੍ਰਕਾਰ ਦੀ ਆਸਾ-ਮਨਸਾ ਕੱਢ ਦਿੰਦਾ ਹੈ 11. ਇੰਦਰੀਆਂ ਨੂੰ ਵੱਸ ਵਿੱਚ ਕੋਰ ਕੇ ਵਿਕਾਰਾਂ ਨੂੰ ਜਿੱਤ 
ਲੈੱਦਾ ਹੈ 12. ਕਰੋੜ ਵਿੱਚੋਂ ਕੋਈ ਵਿਰਲਾ ਵਿਅਕਤੀ ਔਸ਼ਾ ਸੱਚਾ ਅਪਰਸ ਬਣਦਾ ਹੈ । 


ਜੀਵਨ ਮੁਕਤ 


ਪਰਮਾਰਥੀ ਗ੍ਰੇਥਾਂ ਵਿੱਚ ਅਨੌਕ ਪ੍ਰਕਾਰ ਦੀ ਮੁਕਤੀ ਦਾ ਵਰਣਨ ਹੈ, ਪਰ 
ਜੀਵਨ-ਮੁਕਤ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ । ਜੀੱ'ਦੇ-ਜੀਅ ਜ਼ਿੰਦਗੀ ਦੇ 
ਬੈਧਨਾਂ ਤੋ ਆਜ਼ਾਦ ਹੋ ਜਾਣਾ ਹੀ ਜੀਵਨ-ਮੁਕਤ ਹੋਣਾ ਹੈ । ਜੀਵ ਨੂੰ ਇਹ ਉੱਚੀ 
ਆਤਮਿਕ ਅਵੱਸਥਾ ਜੀਦੇ-ਜੀਅ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰ ਕੇਂ 
ਸਦੀਵੀ ਮੁਕਤੀ ਪ੍ਰਾਪਤ ਕਰਨ ਤੋਂ" ਹੁੰਦੀ ਹੈ । 

ਗੁਰਮਤਿ ਕਰਮ ਅਤੇ ਸਸਾਰ ਦੇ ਤਿਆਗ ਲਈ ਨਹੀ ਕਹਿੰਦਾ ਸਗੋ” ਕਰਮ 
ਕਰਦੇ ਹੋਏ ਨਿਹਕਰਮੀ ਹੋਣ ਅਤੇ ਸੋਸਾਰ ਵਿੱਚ ਰਹਿੰਦੇ ਹੋਏ ਇਸ ਦੀਆਂ ਮੇਲਾਂ 
ਵਿੱਚ ਨਾ ਲਿਬੜਨ ਦੀ ਐਸੀ ਪੂਰਨ ਜੁਗਤੀ ਸਮਝਾਉ'ਦਾ ਹੈ, ਜੋ ਇਨਸਾਨ ਨੂੰ 
ਜੀਵਨ-ਮੁਕਤ ਦੀ ਉੱਚੀ ਅਵੱਸਥਾ ਦਾ ਭਾਂਗੀ ਬਣਾ ਦਿੰਦੀ ਹੈ । 


ਅਸੀ ਆਸਾ, ਮਨਸਾ, ਤ੍ਰਿਸ਼ਨਾ, ਮਮਤਾ ਅਤੇ ਹਉਮੈ ਤੋ` ਪਰੇਰਤ ਹੋ ਕੇ 
ਕਰਮ ਕਰਦੇ ਹ' ਅਤੇ ਇਸ ਤਰ੍ਹਾਂ ਜਗਤ ਅਤੇ ਆਵਾਗੌਣ ਦੇ ਚੱਕਰ ਵਿੱਚ ਫੱਸ 
ਜਾਂਦੇ ਹਾਂ । ਪਰੋਤ੍ਹ ਜਿਹੜਾ ਵਿਅਕਤੀ ਮਨ-ਮਤ ਤਿਆਗ ਕੇ ਗੁਰਮਤਿ ਵਿੱਚ ਆ 
ਜਾਂਦਾ ਹੈ, ਸਤਿਗੁਰੂ ਅਤੇ ਅਕਾਲਪੁਰਖ ਦੇ ਭਾਣੇ ਅਤੇ ਹੁਕਮ ਵਿੱਚ ਚੱਲਦਾ ਹੈ, 
ਕਿਸੇ ਤਰ੍ਹਾਂ ਦੇ ਫਲ ਦੀ, ਆਸ ਨਹੀ ਰੱਖਦਾ, ਹਉਮੈ ਮੁਕਤ ਹੋ ਕੇ ਪਰਮੇਸ਼ਰ ਦੇ 
ਭਉ-ਭਾਉ ਅਧੀਨ ਕਰਮ ਕਰਦਾ ਹੈ, ਉਹ ਕਰਮ ਕਰਦਾ ਹੋਇਆ ਵੀ ਉਨ੍ਹਾਂ ਦੇ 
ਬਧਨਕਾਰੀ ਪ੍ਰਭਾਵ ਤੋ ਮੁਕਤ ਹੋ ਜਾਂਦਾ ਹੈ । ਉਸ ਦੇ ਕਰਮ 'ਹੁਕਮ ਰਜਾਈ' ਕਰਮ 
ਜਾਂ ਅਧਿਆਤਮਿਕ ਕਰਮ ਹੁੰਦੇ ਹਨ । ਇਹ ਸੁਆਰਥੀ ਨਹੀ ਪਰਮਾਰਥੀ ਅਤੇ ਪਰ- 
ਉਪਕਾਰੀ ਕਰਮ ਹੁੰਦੇ ਹਨ । ਉਸ ਦੇ ਹੱਥ ਜਗਤ ਦੀ ਕਾਰ ਵੱਲ ਹ੍ਰੰਦੇ ਹਨ, ਪਰ 
ਉਸ ਦੀ ਲਿਵ ਸਦਾ ਮਾਲਕ ਦੇ ਚਰਨ-ਕੇਵਲਾਂ ਵਿੱਚ ਲੱਗੀ ਹੁੰਦੀ ਹੈ । ਉਹ ਹਰ 
ਸਮੇ ਨਾਮ ਦੇ ਰੋਗ ਵਿੱਚ ਰੋਗਿਆ ਹੁੰਦਾ ਹੈ, ਜਿਸ ਕਾਰਨ ਉਹ ਸਹਿਜ ਵਿੱਚ 
ਵਿਚਰਦਾ ਹੈ ਅਤੇ ਉਸ ਤੋ” ਕੋਈ ਮੰਦਾ ਕੌਮ ਹੋ ਹੀ ਨਹੀ ਸਕਦਾ । 'ਹੁਕਮ ਰਜਾਈ' 
ਚੱਲਣ ਵਾਲਾ ਪਰਮੇਸ਼ਰ ਪਿਆਰਾ ਐਸੀ ਥਿਰ ਅਵਸਥਾ ਪ੍ਰਾਪਤ ਕਰ ਲੈਦਾ 
ਹੈ, ਜਿਸ ਵਿੱਚ ਉਹ ਹਰਖ-ਸੋਗ, ਉਸਤਤ-ਨਿੰਦਿਆ, ਲਾਭ-ਹਾਨੀ, ਵੈਰੀ-ਮੀਤ ਨੂੰ 
ਸਮ ਕਰਕੇ ਜਾਣਦਾ ਹੈ । ਉਹ ਦਵੈਤ ਵਿੱਚੋ ਪੂਰਨ ਏਕਤਾ ਵਿੱਚ ਆ ਜਾਂਦਾ ਹੈ । 
ਉਸ ਦਾ ਹਰ ਕਰਮ ਪਰਮੋਸ਼ਰ ਨਮਿਤ ਹੁੰਦਾ ਹੈ, ਜਿਸ ਕਾਰਨ, ਕਰਮ ਅਤੇ ਜੀਵਨ 
ਉਸ ਲਈ ਬੈਧਨਕਾਰੀ ਨਹੀ` ਰਹਿ ਜਾਂਦੇ ਅਤੇ ਉਹ ਜੀਵਨ-ਮੁਕਤ ਹੋ ਜਾਂਦਾ ਹੈ । 


ਜੀਵਨ ਮੁੰਕਤ 141 


1. ਗੁਰਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥। 

ਨਾਨਕ ਜਿਸਨੇ ਬਖਸੇ ਤਿਸੁ ਮਿਲੋ ਤਿਸੁ ਬਿਘਨੁ ਨਾ ਲਾਗੇ ਕੋਇ ।1 

`_ਗੋਵਤ ਮਰਣਾ ਸਭੁ ਕੌ ਕਹੈ ਜੀਵਨ ਮੁਕਤਿ ਕਿਊ ਹੋਇ ॥ 

ਭੈ ਕਾ ਸੋਜਮੁ ਜੇ ਕਰੇ ਦਾਰੂ ਭਾਉ ਲਾਏਇ ॥ (ਮ: 3--948) 
2. ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ।1 

ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥ _ (ਮ: 1--1010) 
3. ਚੈਚਲ ਮਨੁ 'ਦਹਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ।। 

ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥(ਮ: 9--685) 
4. ਗੁਰਮੁਖਿ ਨਾਮਿ ਰਤੇ ਸੇ ਉਧਰੇ ਕਰ ਕਾ ਸਬਦੁ ਵੀਚਾਰਿ 11 

ਜੀਵਨ ਮੁਕਤਿ ਹਰਿਨਾਮੁ ਧਿਆਇਆ ਹਰਿ ਰਾਖਿਆ ਉਰਿਧਾਰਿ£ ।1 

(ਮ: 3--1259) 

5. ਦਮਿ ਦਮਿ ਸਦਾ ਸਮ੍ਾਲਦਾ ਦੇਮੁ ਨ ਬਿਰਥਾ ਜਾਇ ॥ 

ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ।! __(ਮ: 3--556) 
6. ਸਤ ਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ ।। 

ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥ 


(ਮ: 3--771) 
7. ਉਸਤਤਿ ਨਿੰਦਿਆ ਨਾਹਿ ਜਿਹ “ਕੌਚਨ ਲੋਹ ਸਮਾਨਿ ॥ 
ਕਹੁ ਨਾਨਕ ਸੁਨ ਰੇ ਮਨਾ ਮੁਕਤਿ ਤਾਹਿ ਤੋਂ ਜਾਨਿ ।। 
“ਹਰਖ ਸੋਗ ਜਾਕੇ ਨਹੀ ਬੇਰੀ ਮੀਤ ਸਮਾਨ ।। 
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨ ॥ __(ਮ: 9--1427) 
8. ਇਹੁ ਜਗਤੁ ਮਮਤਾ ਮੁਆ ਜੀਵਣ ਕੀ “ਬਿਧਿ ਨਾਹਿ ॥ ਰ੍ 
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ (ਮੱ: 3--508) 


1, ਦਸਾਂ ਦਿਸ਼ਾਵਾਂ ਵਲ ਜਾਂਦਾ ਹੈ 2. ਅੰਦਰ ਧਾਰਨ ਕੀਤਾ 3. ਸੋਨ: ੬. ਖ਼ਖ਼ੀ-ਗਮੀ 


5. ਜੁਗਤੀ । 


ਬਹਮ ਗਿਆਨੀ 


ਗੁਰਮਤਿ ਵਿੱਚ ਗਿਆਨ ਦੇ ਅਰਥ ਧਰਮ-ਪੁਸਤਕਾਂ, ਵੇਂਦਾਂ-ਸ਼ਾਸਤਰਾਂ ਆਦਿ 
ਦੇ ਆਧਾਰ ਉੱਤੇ ਪ੍ਰਾਪਤ ਹੋਏ ਗਿਆਨ ਦੇ ਨਹੀ ਹਨ । ਇਸ ਵਿੱਚ ਪ੍ਰਤੱਖ 
ਨਿਜੀ ਅਨੁਭਵ ਨੂੰ ਸੱਚਾ ਗਿਆਨ ਮੌਨਿਆ ਗਿਆ ਹੈ । ਜਿਸ ਨੋ ਨਾਮ-ਭਗਤੀ ਦੁਆਰਾ 
ਆਪਣੇ ਅੰਦਰ ਪ੍ਰਭੂ ਨੂੰ ਪ੍ਰਗਟ ਕਰ ਲਿਆ ਹੈ, ਉਹੀ ਬ੍ਰਹਮ ਗਿਆਨੀ ਹੈ। ਬ੍ਰਹਮ- 
ਗਿਆਨੀ ਬ੍ਰਹਮ ਵਾਂਗ ਦਵੈਤ ਤੋ ਛੁਟਕਾਰਾ ਪਾ ਕੇ ਏਕਤਾ ਵਿੱਚ ਆ ਜਾਂਦਾ ਹੈ । 
ਉਸ ਨੂੰ ਸਤਿਨਾਮ ਵਾਲੀ ਸਹਿਜ ਅਵੱਸਥਾ ਪ੍ਰਾਪਤ ਹੋ ਜਾਂਦੀ ਹੈ । ਉਸ ਨੂੰ ਅੰਦਰ- 
ਬਾਹਰ, ਕਣ-ਕਣ ਵਿੱਚ ਪਰਮੇਸ਼ਰ ਪੱਸਰਿਆ ਹੋਇਅ' ਦਿਖਾਈ ਦਿੰਦਾ ਹੈ । ਉਹ 
ਬ੍ਰਹਮ ਵਾਂਗ ਹੀ ਸਮਰੱਥ ਅਤੇ ਸਰਵ-ਸ਼ਕਤੀਮਾਨ ਹੋ ਜਾਂਦਾ ਹੈ । ਮਨ, ਮਾਇਆ ਅਤੇ 
ਕਾਲ ਉੱਸ ਦੇ ਸੇਵਕ ਹੁੰਦੇ ਹਨ ਅਤੇ ਉਹ ਅੰਜਨ ਵਿੱਚ ਨਿਰੋਜਨ ਰਹਿੰਦਾ ਹੈ । ਉਹ 
ਮਰਨ-ਜੈਮਣ ਦੇ ਦੱਖਾਂ ਤੋਂ ਉੱਪਰ ਉੱਠ ਜਾਂਦਾ ਹੈ । ਬ੍ਰਹਮਗਿਆਨੀ ਸਦਾ ਨਿਰਭਉ 
ਅਤੇ ਨਿਰਵੈਰ ਹੁੰਦਾ ਹੈ । ਉਸ ਦਾ ਮਨ ਪ੍ਰਕਾਸ਼ ਨਾਲ ਭਰਪੂਰ ਹੁੰਦਾ ਹੈ ਤੋਂ ਉਸ 
ਦੀ ਦ੍ਰਿਸ਼ਟੀ ਵਿੱਚੋ ਅਮ੍ਰਿਤ ਬਰਸਦਾ ਹੈ । ਉਸ ਨੂੰ ਵੈਰੀ ਮੀਤ ਸਮਾਨ ਦਿਖਾਈ 
ਦੇਂਦੇ ਹਨ। ਉਹ ਕਦੇ ਕਿਸੇ ਦਾ ਬੁਰਾ ਨਹੀ” ਚਿਤਵਦਾ । ਉਹ ਜੋ ਕਰਦਾ ਹੈ, 
ਭਲਾ ਕਰਦਾ ਹੈ । ਉਹ ਸੱਚੀ ਨਿਮਰਤਾ, ਸੱਚੀ ਦਇਆ, ਸੱਚੇ ਗਿਆਨ ਅਤੇ ਸੱਚੇ 
ਪ੍ਰੌਮ ਦਾ ਪੁੰਜ ਹੁੰਦਾ ਹੈ। ਉਸ ਦਾ ਕਿਹਾ ਕਦੇ ਅਧੂਰਾ ਨਹੀ' ਹੁੰਦਾ । ਉਹ ਸਦਾ 
ਸਹਿਜ ਸੁੱਖ ਵਿੱਚ ਰਹਿੰਦਾ ਹੈ-ਪਰਮੇਸ਼ਰ ਵਿੱਚ ਲੀਨ ਹੋ ਕੇ ਉਹ ਪਰਮੇਸ਼ਰ ਦਾ ਹੀ 
ਰੂਪ ਹੋ ਗਿਆ ਹੁੰਦਾ ਹੈ। 


1. ਮਨਿ ਸਾਚਾ ਮੁਖਿ ਸਾਚਾ ਸੋਇ ॥ ਅਵਰੁ ਨ ਪੇਥੈ£ ਏਕਸੁ ਬਿਨੁ ਕੋਇ ॥। 
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥ 
ਬ੍ਰਹਮ ਗਿਆਨੀ ਸਦਾ ਨਿਰਲੇਪ ।! ਜੈਸੇ ਜਲ ਮਹਿ ਕਮਲ ਅਲੇਪਾਂ ।! 
ਬ੍ਹਮ ਗਿਆਨੀ ਸਦਾ ਨਿਰਦੋਖਾ ॥ “ਜੈਸੇ ਸੁਰ ਸਰਬ ਕਉ ਸੋਖ ॥ 
ਬ੍ਹਮ ਗਿਆਨੀ ਕੈ ਦ੍ਿਸਟਿ ਸਮਾਨਿ ॥ 
'ਜੈਸੇ ਰਾਜ ਰੋਕ ਕਉ ਲਾਗੇ ਤੁਲਿ ਪਵਾਨ ।। 
ਬ੍ਹਮ ਗਿਆਨੀ ਕੋ _ਧਗੀਜੁ ਏਕ ॥ 





1. ਦੋਖੋ 2. ਨਿਰਲੇਪ, ਅਭਿੱਜ 3. ਨਿਰਦੋਸ਼, ਦੋਸ਼-ਰਹਿਤ ੪. ਜਿਸ ਤਰ੍ਹਾਂ ਸੂਰਜ ਸਭ ਨੂੰ ਪ੍ਰਕਾਸ਼ 
ਦਿੰਦਾ ਹੈ 5. ਜਿਸ ਤਰ੍ਹਾਂ ਹਵਾ ਰਾਜੇ ਅਤੇ ਫ਼ਕੀਰ ਨੂੰ ਇਕੋ ਤਰ੍ਹਾਂ ਲਗਦੀ ਹੈ । 


ਬ੍ਹਮ ਗਿਆਨੀ “43 


ਜਿਉ ਬਸੂਧਾ ਕੋਉ ਖੌਦੇ ਕੋਉ ਚੋਦਨ ਲੋਪ ॥ 

ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ 

ਨਾਨਕ ਜਿਉ ੪ਪਾਵਕ ਕਾ ਸਹਜ ਸੁਭਾਉ॥ 

ਬ੍ਹਮ ਗਿਆਨੀ ਨਿਰਮਲ ਤੇ ਨਿਰਮਲਾ ।। ਜੈਸੇ ਮੈਲੁ ਨ ਲਾਗੇ ਜਲਾ ॥ 
ਬ੍ਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਉਪਰਿ ਆਕਾਸੁ ॥ 
ਬ੍ਰਹਮ ਗਿਆਨੀ ਕੇ “ਮਿਤ ਸਤਰ ਸਮਾਨਿ ॥ 

ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥ 

ਬ੍ਹਮ ਗਿਆਨੀ ਉਚ ਤੇ ਉਚਾ ॥ ਮੌਨਿ ਅਪਨੇ ਹੈ ਸਭ ਤੇ ਨੀਚਾ । 

ਬ੍ਰਹਮ ਗਿਆਨੀ ਸੇ ਜਨ ਭਏ ।! ਨਾਨਕ ਜਿਨ ਪ੍ਰਭੁ ਆਪਿ ਕਰੇਇ ।1 

ਬਹਮ ਗਿਆਨੀ ਸਗਲ ਕੀ ਗੀਨਾ' ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥ 
ਬ੍ਰਹਮ ਗਿਆਨੀ ਕੀ ਸਭ ਉਪਰਿ “ਮਇਆ ॥ 

ਬ੍ਹਮ ਗਿਆਨੀ ਤੇ ਕਛੁ ਬੁਰਾ ਨ ਭਇਆ। 

ਬ੍ਹਮ ਗਿਆਨੀ ਸਦਾ “ਸਮ ਦਰਸੀ ॥ (ਮ: 5-2732) 
ਬ੍ਰਹਮ ਗਿਆਨੀ ਕੀ ਦਿ੍‌ਸਟਿ ਅਮ੍ਰਿਤ ਬਰਸੀ ॥ 

ਬ੍ਰਹਮ ਗਿਆਨੀ ਬੈਧਨ ਤੇ ਮੁਕਤਾ ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ`॥ 
ਬ੍ਹਮ ਗਿਆਨੀ ਕਾ ਭੋਜਨੁ ਗਿਆਨ ॥ 

ਨਾਨਕ ਬ੍ਰਹਮਗਿਆਨੀ ਕਾ ਬ੍ਰਹਮ ਧਿਆਨੁ ॥ 

ਬ੍ਰਹਿਮਗਿਆਨੀ ਏਕ ਉਪਰਿ ਆਸ ।। ਬ੍ਰਹਮਗਿਆਨੀ ਕਾ ਨਹੀ ਬਿਨਾਸ । 
ਬ੍ਰਹਮਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮਗਿਆਨੀ ਪਰਉਕਾਰ ਉਮਾਹਾ ' ॥ 
ਬ੍ਰਹਮਗਿਆਨੀ ਕੈ ਨਾਹੀ ਧੈਧਾ ॥ ਬ੍ਰਹਮਗਿਆਨੀ ਲੋ “ਧਾਵਤੁ ਬਧਾ ॥ 
ਬ੍ਹਮਗਿਆਨੀ ਕੇ ਹੋਇ ਸੁ ਭਲਾ ॥ ਬ੍ਹਮਗਿਆਨੀ ਸੁਫ਼ਲ ਫਲਾ ।। 
ਬ੍ਰਹਮਗਿਆਨੀ ਸੈਗਿ ਸਗਲ _ਉਧਾਰੁ ॥ 

ਨਾਨਕ ਬ੍ਰਹਮਗਿਆਨੀ ਜਪੈ ਸਗਲ ਸੋਸਾਰੁ ॥ 

ਬ੍ਹਮਗਿਆਨੀ ਕੇ ਏਕੇ ਰੈਗ ।। ਬ੍ਰਹਮਗਿਆਨੀ ਕੈ ਬਸੈ ਪ੍ਰਭੁ ਸੈਗ ।1 
ਬ੍ਹਮਗਿਆਨੀ ਕੈ ਨਾਮੁੰ ਆਧਾਰੁ । ਬ੍ਹਮਗਿਆਨੀ ਕੇ “ਨਾਮੁ ਪਰਵਾਰੁ । 





6. ਜਿਵੇਂ" ਕੋਈ ਧਰਤੀ ਪੁੱਟਦਾ ਹੈ, ਕੋਈ ਇਸ ਉੱਤੇ ਚੰਦਨ ਦਾ ਲੋਪ ਕਰਦਾ ਹੈ, ਪਰ ਧਰਤੀ 
ਦੋਹਾਂ ਵਿੱਚ ਵਿਤਕਰਾ ਨਹੀ' ਕਰਦੀ 7. ਗੁਣ 8, ਜਿਵੇ' ਅੱਗ ਦਾ ਇਿੱਕ-ਸਾਰ ਸੁਭਾਅ ਹੁੰਦਾ 
9. ਧਰਤੀ 10. ਦੋਸਤ-ਦੁਸ਼ਮਣ ! 1. ਧੂੜ 12 ਜਾਨਿਆਂ, ਪ੍ਰਾਪਤ ਕੀਤਾ 13. ਨਜ਼ਰ, ਕਿਰਪਾ 
14. ਇੱਕੋ ਨਜ਼ਰ ਨਾਲ ਦੋਖਣ ਵਾਲਾ 15. ਸਾਂਧਨ, ਜੁਗਤ, ਰਹਿਣੀ, ਕਰਣੀ 18. ਉਤਸ਼ਾਹ 
17. ਕਿਸੇ ਕੌਮ ਵਿੱਚ ਔਖ ਜਾਂ ਬੋਧਨ ਨਹੀ ਮਹਿਸੂਸ ਕਰਦਾ 18. ਉਹ ਚੈਚਲ ਮਨ ਨੂੰ ਨਿਹਚਲ 
ਕਰ ਲੈੱਦਾ ਹੈ 19 ਨਾਮ ਹੀ ਉਸ ਦਾ ਅਸਲ ਪਰਵਾਰ ਰੈ । 


144 ਗੁਰਮਤਿ ਸਿੱਧਾਂਤ 


ਬ੍ਹਮਗਿਆਨੀ ਸਦਾ ਸਦ ਜਾਗਤ ॥ ਬ੍ਰਹਮਗਿਆਨੀ “ਅਹੈਬੁਧਿ ਤਿਆਗਤ ॥ 
ਬ੍ਹਮਗਿਆਨੀ ਕੈ ਮਨਿ ਪਰਮਾਨੰਦ ॥ 

ਬ੍ਰਹਮਗਿਆਨੀ ਕੈ ਘਰਿ ਸਦਾ ਅਨੰਦ ।। ਬ੍ਰਹਮਗਿਆਨੀ ਸੁਖ ਸਹਜ ਨਿਵਾਸ ॥ 
ਨਾਨਕ ਬ੍ਰਹਮਗਿਆਨੀ ਕਾ ਨਹੀ ਬਿਨਾਸ ।। ਬ੍ਰਹਮਗਿਆਨੀ ਬ੍ਰਹਮ ਕਾ ਬੇਤਾ” ॥ 
ਬ੍ਹਮਗਿਆਨੀ ਏਕ” ਸੈਗਿ ਹੋਤਾ ॥ ਬ੍ਰਹਮਗਿਆਨੀ ਕੈ ਹੋਇ ਅਚਿੰਤ ॥ 
ਬ੍ਹਮਗਿਆਨੀ ਕਾ “ਨਿਰਮਲ ਮੰਤ ॥ ਬ੍ਰਹਮਗਿਆਨੀ ਜਿਸੁ ਕਰੇ ਪ੍ਰਭੁ ਆਪਿ 1! 
ਬ੍ਰਹਮਗਿਆਨੀ ਕਾ ਬਡ ਪਰਤਾਪ ।। 

ਬ੍ਰਹਮਗਿਆਨੀ ਕਾ ਦਰਸੁ ਬਡਭਾਗੀ ਪਾਈਐ ॥। 

ਬ੍ਰਹਮਗਿਆਨੀ ਕਉ ਬਲਿ ਬਲਿ ਜਾਈਐ ॥ 

ਬ੍ਹਮਗਿਆਨੀ ਕਉ ਖੋਜਹਿ ਮਹੇਸੁਰ” ॥ 

ਨਾਨਕ ਬ੍ਰਹਮਗਿਆਨੀ _ ਆਪਿ ਪਰਮੇਸੁਰ । 

ਬ੍ਰਹਮਗਿਆਨੀ ਕੀ ਕੀਮਤਿ ਨਾਹਿ ॥ 

ਬ੍ਰਹਮਗਿਆਨੀ ਕੈ ਸਗਲ ਮਨ ਮਾਹਿ ॥ 

ਬ੍ਹਮਗਿਆਨੀ ਕਾ ਕਉਨੁ ਜਾਨੰ ਭੇਦੁ । ਬੁਹਮਗਿਆਨੀ ਕਉ ਸਦਾ ਅਦੇਸ਼ੁ” ॥ 
ਬ੍ਰਹਮਗਿਆਨੀ ਕਾ ਕਥਿਆ ਨ ਜਾਇ ਅਧਾਖ੍ਰਰੁ” ॥ 

ਬ੍ਰਹਮਗਿਆਨੀ ਸਰਬ ਕਾ ਠਾਕੁਰੁ ॥ 

ਬ੍ਹਮਗਿਆਨੀ ਕੀ ਮਿਤਿ” ਕਉਨੁ ਥਿਖਾਨੈ ।। 

ਬ੍ਰਹਮਗਿਆਨੀ ਕੀ ਗਤਿ ਬ੍ਹਮਗਿਆਨੀ ਜਾਨੈ ॥ 

ਬ੍ਰਹਮਗਿਆਨੀ ਕਾ ਅੰਤੁ ਨ ਪਾਰੁ । 

ਨਾਨਕ ਬ੍ਰਹਮਗਿਆਨੀ ਕਉ ਸਦਾ ਨਮਸਕਾਰੁ ।। 

ਬ੍ਹਮਗਿਆਨੀ ਸਭ ਸਿਿਸਟਿ ਕਾ ਕਰਤਾ । 

ਬ੍ਹਮਗਿਆਨੀ ਸਦ ਜੀਵੈ ਨਹੀ ਮਰਤਾ ।। 

ਬ੍ਹਮਗਿਆਨੀ “ਮੁਕਤਿ ਜੁਗਤਿ ਜੀਆ ਕਾ ਦਾਤਾ ॥ 

ਬ੍ਰਹਮਗਿਆਨੀ “ਪੂਰਨ ਪੁਰਖੁ ਬਿਧਾਤਾ ।। ਬ੍ਰਹਮਗਿਆਨੀ ਅਨਾਥ ਕਾ ਨਾਥੁ ॥ 
ਬ੍ਹਮਗਿਆਨੀ ਕਾ ਸਭ ਉਪਰਿ ਹਾਥੁ ॥ ਬ੍ਹਮਗਿਆਨੀ ਕਾ ਸਗਲ ਅਕਾਰੁ ॥ 
ਬ੍ਰਹਮਗਿਆਨੀ _ ਆਪਿ ਨਿਰੰਕਾਰੁ ॥ 

ਬ੍ਰਹਮਗਿਆਨੀ ਕੀ ਸੋਭਾ ਬ੍ਹਮਗਿਆਨੀ ਬਨੀ ॥ 

ਰ ਨਾਨਕ _ਬ੍ਹਮਗਿਆਨੀ ਸਰਬ ਕਾ ਧਨੀ” ॥ (ਮ: 5--273-74) 
20. ਹਉਮੈ, ਹੌਕਾਰ 21. ਬ੍ਰਹਮ ਦਾ ਗਿਆਤਾ 22. ਉਸ ਦਾ ਕੇਵਲ ਇੱਕ ਪ੍ਰਭੂ ਨਾਲ 


ਰੋਮ ਹੁੰਦਾ ਹੈ 93. ਉਸ ਦਾ ਮੰਤਰ ਪਵਿੱਤਰ ਹੁੰਦਾ ਹੈ 34. ਸ਼ਿਵਜੀ 25. ਨਮਸਕਾਰ 36. ਕੱਚਾ, 


ਖ਼ਾਲੀ, ਵਿਅਰਥ 27. ਸੀਮਾ, ਮਹਿਮਾ, ਉਪਮਾ 28. ਮੁਕਤੀ ਦੀ ਜੁਗਤੀ ਦੇਣ ਵਾਲਾ 29. ਪੂਰਨ- 
ਪੁਰਖ ਪਰਮੇਸ਼ਰ 30. ਮਾਲਕ, ਸੁਆਮੀ, ਨਾਥ । 


ਰੇ ਆ ਨ ਦੇਇ ` == 


ਪਖ 


ਮਗਨ 


ਆਮ ਤੌਰ ਤੇ ਇਸਲਾਮ ਅਤੇ ਇਸ ਦੀ ਸ਼ਰੀਅਤ ਵਿੱਚ ਦ੍੍‌ਿੜ੍ਹ ਨਿਸਚਾ 
ਧਾਰਨ ਕਰਨ ਵਾਲਿਆਂ ਨੂੰ ਮੌਮਨ ਅਤੇ ਬਾਕੀ ਸਭ ਨੂੰ ਕਾਫ਼ਿਰ ਕਿਹਾ ਜਾਂਦਾ ਹੈ । 
ਪਰਤ੍ਹ ਗੁਰਬਾਣੀ ਬਾਹਰਮੁਖੀ ਸ਼ਰੀਅਤ ਦੇ ਅਸੂਲਾਂ, ਅਰਥਾਤ ਰੋਜ਼ਾ, ਨਿਮਾਜ਼, ਸੁੱਨਤ, 
ਜ਼ਕਾਤ, ਬਾਂਗ, ਹੱਜ, ਕਾਬਾ ਆਦਿ ਨੂੰ ਮਹੱਤਤਾ ਨਹੀ ਦਿਦੀ । ਗੁਰਬਾਣੀ ਇਸ 
ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਹਰ ਇਨਸਾਨ ਨੂੰ ਮੋਮਨ ਬਣਨ ਲਈ ਮਿਹਰ 
ਨੂੰ ਮਸੀਤ, ਸਿਦਕ ਨੂੰ ਮੁਸੱਲਾ ਅਤੇ ਹੱਕ-ਹਲਾਲ ਦੀ ਕਮਾਈ ਨੂੰ ਕੁਰਾਨ ਦੀਆਂ 
ਪਵਿੱਤਰ ਆਇਤਾਂ ਸਮਝਣਾ ਚਾਹੀਦਾ ਹੈ। ਉਸਨੂੰ ਸ਼ਰਮ ਦੀ ਸੁੱਨਤ ਤੇ ਸ਼ੀਲ ਸੁਭਾਅ 
ਦੇ ਰੋਜ਼ੇ ਰੱਖ ਕੇ ਸੱਚਾ ਮੁਸਲਮਾਨ ਜਾਂ ਮੋਮਨ ਅਖਵਾਉਣ ਦੇ ਕਾਬਲ ਬਣਨਾ 
ਚਾਹੀਦਾ ਹੈ । 


ਵਾਸਤਵ ਵਿੱਚ ਹਿੰਦੂ ਅਤੇ ਤੁਰਕ ਦੋਹਾਂ ਦੇ ਅੰਦਰ ਇੱਕੋ ਮਾਲਕ ਦਾ 
ਨਿਵਾਸ ਹੈ ਅਤੇ ਉਸੇ ਇੱਕ ਖ਼ੁਦਾ ਦਾ ਕਲਮਾ (ਸ਼ਬਦ) ਹਰ ਇੰਕ ਦੇ ਅੰਦਰ ਹੈ । 
ਇਸ ਲਈ ਜਿਹੜਾ ਇਨਸਾਨ ਹਰ ਰੋਜ਼ ਆਪਣੇ ਦਿਲ ਨੂੰ ਖੋਜਦਾ ਹੈ ਅਤੇ 
ਆਪਣੀ ਲਿਵ “ਕਲਾਮਿ-ਇਲਾਹੀ' (ਧੁਰ ਕੀ ਬ:ਣੀ, ਗੁਪਤੀ ਬਾਣੀ) ਜਾਂ 'ਬਾਂਗਿ- 
ਆਸਾਨੀ (ਆਕਾਸ਼ ਬਾਣੀ, ਸੱਚੀ ਬਾਣੀ, ਨਿਰਮਲ ਨਾਦ) ਨਾਲ ਜੋੜਦਾ ਹੈ, ਉਹੀ 
ਸੱਚਾ ਮੌਮਨ ਹੈ । 


1. “ਮੁਸਲਮਾਣ ਕਹਾਵਣ ਮੁਸਕਲ ਜਾ ਹੋਇ ਤਾ ਮੁਸਲਮਾਣੁ ਕਹਾਵੈ ।। 
'ਅਵਲਿ “ਅਉਲਿ ਦੀਨੁ ਕਰਿ ਮਿਠਾ ਮਸਕਲ! ਮਾਨਾ ਮਾਲੁ ਮੁਸਾਵੈਂ' ।। 
ਹੋਇ ਮੁਸਲਿਮੁ ਦੀਨ” ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੇ ॥। 
ਰਬ ਕੀ ਰਜਾਇ ਮੇਨੇ ਸਿਰ ਉਪਰਿ ਕਰਤਾ ਮੈਨੇ ਆਪੁ ਗਵਾਵੈ ।। 


"ਸੱਚੀ ਮੁਸਲਮਾਨੀ ਦੀ ਵਿਆਖਿਆ ਲਈ ਦੇਖੋ ਹਜ਼ੂਰ ਮਹਾਰਾਜ ਸਾਵਣ ਸਿੰਘ ਜੀ ਦੇ 
ਸਤਿਸੰਗ ਸੰਗ੍ਰਹਿ 'ਸੰਤ-ਮਤ ਪ੍ਰਕਾਸ਼ ਭਾਗ ਸੱਤਵਾਂ” ਵਿੱਚ ਸਤਿਸੇਗ : ਅਲਹ ਅਗਮ ਖੁਦਾਈ 
ਬਦੇ । 

1. ਪਹਿਲੋ' 2. ਅੰਲੀਆ, ਸੌਤ ਦਾ ਮਾਰਗ ਜਾਂ ਉਪਦੇਸ਼ ਮਿੱਠਾ ਕਰ ਕੇ ਮੰਨੇ 3. ਜ਼ੋਗ 
ਉਤਾਰਨ ਵਾਲਾਂ ਸੌਦ ੬. ਸਮਾਨ; ਦੀ ਤਰ੍ਹਾਂ ਡ. ਮਾਲ ਲੁਟਾ ਦਵੇ, _ਭਾਂਵ, ਹੌਲੀ-ਹੌਲੀ 
ਆਪਣੇ ਐਬਾਂ-ਪਾਪਾਂ ਦਾ ਮਾਲ (ਜੰਗ) ਲਾਹ ਦਵੇ 6. ਆਗੂ (ਮੁਹਾਣੇ) ਭਾਵ ਮੁਰਸ਼ਦ ਜਾਂ ਗ੍ਰਰੂ ਦਾ 
ਆਗਿਆਕਾਰੀ, ਹੁਕਮ ਮੰਨਣ ਵਾਲਾ ਹੋਵੇ । 


146 ਰ _____ਗ੍ਰਮਤਿ ਸਿੱਧਾਂਤ 


ਤਉ ਨਾਨਕ ਸਰਬ ਜੀਆ ਮਿਹਰੈਮਤਿ ਹੋਇ ਤ ਮੁਸਲਮਾਣ ਕਹਾਵੈ ॥ (141) 
2. “ਮਿਹਰ ਮਸੀਤਿ ਸਿਦਕ ਮੁਸਲਾ ਹਕੂ ਹਲਾਲ ਕੁਰਾਣ ॥ 

ਸਰਮ ਸੁਨਤਿ ਸੀਲ ਰੋਜਾ ਹੋਹੁ ਮੁਸਲਮਾਣੁ ।। 

“ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ।। 

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥ (ਮ: 1--120) 
3. “ਪਜਿ ਨਿਵਾਜਾ ਵਖਤ ਪੋਜਿ ਪੰਜਾ ਪੰਜੇ ਨਾਉ ॥ 

“ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ 

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ 

“ਕਰਣੀ ਕਲਮਾ ਆਖਿ ਕੇ ਤਾ ਮੁਸਲਮਾਣ ਸਦਾਇ ॥ 

ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਇ ॥ (ਮ: 1--141) 
4. ਮੁਸਲਸਾਣ ਮੌਮ ਦਿਲਿ ਹੋਵੈ । ਅੰਤਰ ਕੀ ਮਲੁ ਦਿਲ ਤੇ ਧੋਵੈ ॥ 

ਦੁਨੀਆ ਰੋਗ ਨ ਆਵੈ ਨੌੜੋ ਜਿਉਂ ਕੁਸਮ ਪਾਟੁ ਘਿਉ ਪਾਕੁ ਹਰਾ ॥ 

(ਮ: 5-1084) 

5. “ਰੋਜਾ ਧਰੇ ਮਨਾਵੈ ਅਲਹੁ ਸੁਆਦਤਿ ਜੀਅ ਸੈਘਾਰੇ ।। 

ਆਪਾ ਦੇਖਿ ਅਵਰ ਨਹੀ ਦੇਖੋ ਕਾਹੇ ਕਉ ਝਖ ਮਾਰੇ ॥ __(ਕਬੀਰ, 483) 
6. "ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ।। 

ਬੇਦੇ ਸੇ ਜਿ ਪਵਹਿ ਵਿਚਿ ਬੇਦੀ ਵੇਖਣ ਕਉ ਦੀਦਾਰੁ ॥ _ (ਮ: 1--465) 


7. ਸਭ ਜੀਵਾਂ ਉੱਤੋਂ ਰਹਿਮ ਕਰੇ, ਭਾਵ ਉੱਪਰ ਦੱਸੇ ਸਾਰੇ ਗੁਣ ਧਾਰਨ 
ਕਰੇ ਤਾਂ ਸੱਚਾ ਮਸਲਮਾਨ ਅਖਵਾ ਸਕਦਾ ਹੈ 8. ਦਇਆ ਦੀ ਮਸੀਤ, ਸਿਦਕ ਢੀ 
ਭਗਤੀ ਕਰਨ ਵਾਲੀ ਚਟਾਈ, ਲੱਜਿਆ ਦੀ ਸੰਨਤ, ਬ੍ਹਮਚਰਜ ਦਾ ਰੋਜ਼ਾ ਰੱਖੋ ਤਾ 
ਮੁਸਲਮਾਨ ਬਣ ਸਕਦਾ ਹੈ 9. ਨੇਕ ਕਰਣੀ ਦਾ ਕਾਬਾ (ਮੱਕੇ ਵਿਖੋ ਮੁਸਲਮਾਨਾਂ ਦਾ ਪ੍ਰਮਰੱਖ ਧਰਮ 
ਅਸਥਾਨ), ਸੱਚ ਦਾ ਮੁਰਸਦ, ਦਇਆ ਦੀ ਨਿਮਾਜ਼, ਭਾਣੇ ਦੀ ਮਾਲਾ (ਤਸਥੀ) ਲਵੇ ਤਾਂ ਦਰਗਾਹ 
ਵਿੰਜ ਉਹਦੀ ਲਾਜ ਰਹੇਗੀ 10 ਮੁਸਲਮਾਨ ਪੰਜ ਵਕਤ ਨਮਾਜ਼ ਪੜ੍ਹਦੇ ਹਨ ਅਤੇ ਉਨ੍ਹਾਂ ਨੇ ਪੰਜ 
ਨਮਾਜ਼ਾਂ ਦੇ ਪੰਜ ਨਾਂ ਰੱਖੋ ਹਏ ਹਨ 11. ਸੱਚ, ਧਰਮ ਦੀ ਕਮਾਈ, ਮਾਲਕ ਤੋ ਸਭ ਦਾ ਤੁਲਾ 
ਮੰਗਣਾ, ਨੀਅਤ ਸਾਫ ਕਰਨਾ ਅਤੇ ਪ੍ਰਭੂ ਦੀ ਉਪਮਾ (ਭਗਤੀ, ਉਪਾਸਨਾ) ਕਰਨਾ ਪੰਜ ਨਮਾਜਾਂ ਬਣਾ 
12. ਨੋਕ ਰਹਿਣੀ ਦਾ ਕਲਮਾ ਪੜ੍ਹ ਤਾ ਤਰ ਸੱਚਾ ਮੁਸਲਮਾਨ ਕਹਾ ਸਕਦਾ ਹੈ”! 3. ਕੁਸਮ -- ਫੁੱਲ; 
ਪਾਟ==ਪੱਟ, ਰੇਸ਼ਮ; ਪਾਕ ਪਵਿੱਤਰ; ਹਰਾ==ਮਿਰਗਾਨ; ਹਰਨ ਦੀ ਖੱਲ; ਭਾਵ ਉਹ ਫੁੱਲ, ਰੇਸ਼ਮ, 
ਘਿਉ ਅਤੇ ਮਿਰਗਾਨ ਵਾਂਗ ਪਵਿੱਤਰ ਹੋਵੇ 14. ਜੇ ਰੌਜ਼ੇ ਰੱਖ-ਰੱਖ ਕੇ ਪ੍ਰਭੂ ਨੂੰ ਪ੍ਰਸੈਨ ਕਰਨ ਦੀ 
ਕੌਸ਼ਿਸ਼ ਕਰਦਾ ਹੈ, ਪਰ ਤੁਆਦ ਖ਼ਾਤਰ ਜੀਆਂ ਨੂੰ ਮਾਰ-ਮਾਰ ਕੇ ਖਾਂਦਾ ਹੈ ਅਤੇ ਸਿਰਫ਼ ਆਪਣੇ ਆਪ 
ਬਾਰੇ ਸੋਚਦਾ ਹੈ, ਦ੍ਰਸਰਿਆਂ ਦੀ ਜਾਨ ਦੀ ਪਰਵਾਹ ਨਹੀ ਕਰਦਾ, ਤਾਂ ਰੋਜ਼ੇ ਆਦਿ ਰੱਖ ਕੇ ਪ੍ਰਭੂ ਨੂੰ 
ਪ੍ਰਸੰਨ ਕਰਨ ਦਾ ਜਤਨ ਕਰਨਾ ਝੱਖ ਮਾਰਨ ਸਮਾਨ ਹੈ !5. ਮੁਸਲਮਾਨਾਂ ਵਿੱਚ ਸ਼ਰ੍ਹਾ ਜਾਂ ਸ਼ਰੀਅਤ 
ਦੀ ਬਹੁਤ ਉਪਮਾ ਹੈ ਅਤ ਉਹ ਆਪਣੀਆਂ ਧਾਰਮਿਕ ਪੁਸਤਕਾਂ ਪੜ੍ਹ-ਪੜ੍ਹ ਕੇ ਵਿਚਾਰਦੇ ਹਨ 
ਪਰ ਪਰਮੋਸ਼ਰ ਦੇ ਅਸਲ ਬੋਦੇ, ਗ਼ੁਲਾਮ ਜਾਂ ਸੇਵਕ ਉਹ ਹਨ ਜਿਹੜੇ ਉਸਦਾ ਦੀਦਾਰ ਦੇਖਣ ਲਈ 
ਆਪਣੇ ਆਂਪ ਉੱਤੇ ਉਸਦੇ ਹੁਕਮ ਵਿੱਚ ਰਹਿਣ ਦੀ ਬੈਦਸ਼ ਲਾਊਦੇ ਹਨ । 


ਮੰਮਨ ` 147 


?. “ਰੋਜਾ ਧਰੇ ਨਿਵਾਜ ਗ੍ਰਜਾਰੈ ਕਲਮਾ ਭਿਸਤਿ ਨ ਹੋਈ ॥ 
`__“ਜਤਰਿ ਕਾਬਾ ਘਟ ਹੀ ਭੀਤਰਿ ਜੇਕਰਿ ਜਾਨੈ ਕੋਈ ॥ 

“ਨਿਵਾਜ ਸੋਈ ਜੋ ਨਿਆਉ ਬਿਚਾਰੈ “ਕਲਮਾ ਅਕਲਹਿ ਜਾਨੈ ॥ 

ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨ ਪਛਾਨੈ ॥ 

ਖਸਮ ਪਛਾਨਿ ਤਰਸ ਕਰਿ ਜੀਅ ਮਹਿ “ਮਾਰਿ ਮਣੀ ਕਰਿ ਫੀਕੀ । 

%ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ।।(ਕਬੀਰ,480) 
8. ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥ 

ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥ 

(ਕਬੀਰ, 1350) 

9. £ਕਹਾ ਉਡੀਸੇ ਮਜਨੁ ਕੀ ਕਿਆ ਮਸੀਤਿ ਸਿਰੁ ਨਾਂਏ” ॥! 

ਦਿਲ ਮਹਿ ਕਪਟੁ ਨਿਵਾਜ ਗ੍ੁਜਾਰੇ ਕਿਆ ਹਜ ਕਾਬੇ ਜਾਂਏ' ।(ਕਬੀਰ,1349) 
10. “ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ।। 

ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥ 

“ਸੇਖੁ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ । 

“ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ।। 

ਕਬੀਰ ਅਲਹ ਕੀ ਕਰਿ ਬੋਦਗੀ ਜਿਹ ਸਿਮਰਤ ਦੁਖ ਜਾਇ ।। 

“ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥ (ਕਬੀਰ, 1374) 
11. “ਹਕ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ ॥ 


16. ਰੋਜੇ ਰੱਖਣ,ਨਿਮਾਜ ਤੇ ਕਲਮਾ ਪੜ੍ਹਨ ਨਾਲ ਸ੍ਰਰਗ ਨਹੀ ਮਿਲਦਾ 17. ਸੱਤਰ ਕਾਬੇ; ਭਾਵ ਮਨੁੱਖਾ 
ਸਰੀਰ ਸਭ ਤੋ ਵੱਡਾ. ਸਭ ਤੋਂ' ਪਵਿੱਤਰ ਪੂਜਾ ਦਾ ਸਥਾਨ ਹੈ 18. ਨਿਆਂ ਕਰਨ' ਨਮਾਜ਼ ਗੁਜ਼ਾਰਨ ਸਮਾਨ 
ਹੈ 19. ਅਕਲਹਿ -=-ਕਲਾ-ਰਹਿਤ; ਕਲਾ-ਰਹਿਤ ਪ੍ਰਭੂ ਨੂੰ ਜਾਣਨਾ ਸੱਚਾ ਕਲਮਾ ਪੜ੍ਹਨਾ ਹੈ 30. ਪੰਜਾਂ 
ਵਿਕਾਰਾਂ ਨੂੰ ਮਾਰਨਾ ਨਿਮਾਜ਼ ਪੜ੍ਹਨ ਵਾਲੀ ਸਫ਼ ਜਾਂ ਚਿਟਾਈ ਬਛਾਉਣਾ ਹੈ--ਜੇ ਇਹ ਸਭ ਕੁਝ ਕਰੇ 
ਤਾਂ ਹੀ ਸੱਚਾ ਧਰਮ ਜਾਂ ਦੀਨ ਪਛਾਣ ਸਕਦਾ ਹੈ 21. ਮਾਨ ਜਾਂ ਹਉਮੈ ਨੂੰ ਮਾਰ ਕੈ ਕਮਜ਼ੋਰ ਕਰ 
ਦਵੇ 22 ਪਹਿਲੋ' ਆਪਣੇ ਆਪ ਨੂੰ ਪਛਾਣੇ ਤਾਂ ਹੀ ਸ੍ਰਰਗ (ਪਰਮੇਸ਼ਰ ਦੀ ਦਰਗਾਹ) ਦਾ ਭਾਗੀ 
(ਸਰੀਕ) ਬਣ ਸਕਦਾ ਹੈ 23., ਉਜੂ (ਪੰਜ ਇਸ਼ਨਾਨਾ) ਕਰਨ, ਮੂੰਹ ਧੌਣ, ਮਸੀਤ ਵਿੱਚ ਸਿਰ 
ਨਿਟਾਉਣ ਅਤੇ ਨਿਮਾਜ ਪੜ੍ਨ ਅਤੇ ਹੱਜ ਕਾਬੇ ਜਾਣ ਦਾ ਕੀ ਛਾਭ ਹੈ ਜੋ ਦਿਲ ਕਪਟ ਦਾ ਭਰਿਆ 
ਹੋਇਆ ਹੈ 24. ਮੁੱਲਾਂ ਮੁਨਾਚੇ ਉੱਤੇ ਚੜ ਕੇ ਬਾਂਗਾਂ ਦਿੰਦਾ ਹੈ, ਰੱਬ ਬਲਾ ਨਹੀ ਹੈ, ਉਹ ਤਾਂ ਦਿਲ 
ਦੇ ਅੰਦਰ ਹੀ ਹੈ, ਬ'ਹਰ ਬਾਂਗ ਦੋਣ ਦਾ ਕੀ ਲਾਭ ਹੈ ਨ 28. ਰੇ ਸ਼ੇਖ ! ਸਬਰ-ਸੰਤੌਖ ਤੋ” ਬਿਨਾਂ, ਹੱਜ 
ਕਰਨ, ਕਾਬੇ ਜਾਣ ਦਾ ਕੋਈ ਲਾਭ ਨਹੀ 26. ਜਿਨ੍ਹਾਂ ਦਾ ਦਿਲ ਸਾਫ਼ ਨਹੀਂ, ਉਨ੍ਹਾਂ ਨੂੰ ਖ਼ੁਦਾ ਨਹੀਂ” 
ਮਿਲ ਸਕਦਾ 27. ਸਾਈ' ਅੰਦਰ ਪ੍ਰਗਟ ਹੋ ਜਾਵੇ ਤਾਂ ਨਾਮ ਦੁਆਰਾ ਮਨ ਵਿੱਚ ਬਲਦੀ ਹਰ ਤਰਾਂ ਦੀ 
ਅਗਨੀ ਬੁੱਝ ਜਾਵੇ 28. ਮੁਸਲਮਾਨਾਂ ਵਿੱਚ ਸੂਰ ਦਾ ਮਾਸ ਹਰਾਮ ਸਮਝਿਆ ਹੈ ਅਤੇ ਹਿੰਦੂ ਗਊ ਦਾ 
ਮਾਸ ਖਾਣਾ ਮਹਾਂ-ਪਾਪ ਸਮਝਦੇ ਹਨ । ਗੁਰੂ ਸਾਹਿਬ ਕਹਿੰਦੇ ਹਨ ਪਰਾਇਆ ਹੱਕ ਖ਼ਾਣਾ ਅਸਲ ਹਰਾਮ 
ਜਾਂ ਪਾਪ ਹੈ । 


148 ਗੁਰਮਤਿ ਸਿੱਧਾਂਤ 


“ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ।। 

“ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ। _ 

5,ਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ _ (ਮ: 1--141) 
12. ਉਠ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ 

ਜੋ ਸਿਰੁ ਸਾਂਈ ਨਾ ਨਿਵੇ ਸੋ ਸਿਰੁ ਕਪਿ ਉਤਾਰਿ ॥। 

%ਜ੍ਰੋ ਸਿਰੁ ਸਾਈ ਨਾ ਨਿਵੇ ਸੋ ਸਿਰੁ ਕੀਜੈ ਕਾਂਇ ॥ 

ਕੁੰਨੇ ਹੇਠਿ ਜਲਾਈਐ ਬਾਲਣ ਸੈਦੈ ਥਾਇ ॥ (ਫਰੀਦ, 1381) 
13. ?ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੇ ॥ 

ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੋਕਾਰ ਆਕਾਰੈ ॥। (ਨਾਮਦੇਵ, 1167) 
14. "ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥ 

%ਪਢ੍ਰ ਗ੍ਰਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖੰਬਰਿ ਨ ਹੋਈ ॥ 

%ਮਲਹੁ ਗੈਂਬ ਸਗਲ ਘਟ ਭੀਤਰਿ ਹਿਰਦੇ ਲੇਹੁ ਬਿਚਾਰੀ ॥ 

“ਹਿੰਦੂ ਤੁਰਕ ਦੂਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ।। (ਕਬੀਰ, 283) 
15. ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ।। 

ਹੁਕਮੁ ਪਛਾਨੈ ਸੁ ਏਕੋ ਜਾਨੇ ਬੋਦਾ ਕਹੀਐ ਸੋਈ ।। (ਨਾਮਦੇਵ, 1350) 
16. ”ਦਖਨਿ ਦੇਸਿ ਹਰੀ ਕਾ ਬਾਸਾ ਪਛਿਮਿ ਮਲਹ ਮੁਕਾਮਾ ॥ 

ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥ (ਕਬੀਰ,1349) 


29. ਕੁਝ ਧਰਮਾਂ ਵਿੱਚ ਵਿਸ਼ਵਾਸ ਹੈ ਕਿ ਕਿਆਮਤ ਜਾਂ ਹਿਸਾਬ ਦੋ ਦਿਨ ਰਸ੍ਹਲ, ਪੰਗ਼ੈਬਰ 
ਸ਼ਹਾਦਤ (ਹਾਮੀ) ਭਰ ਦੇਵੇਗਾ ਅਤੇ ਜੀਵ ਨੂੰ ਬਖ਼ਸ਼ ਦਿੱਤਾ ਜਾਵੇਗਾ ! ਗੁਰੂ ਸਾਹਿਬ ਕਹਿੰਦੇ ਹਨ 
ਸਤਿਗੁਰੂ ਤਾਂ ਹੀ ਹਾਮੀ ਭਰੁੰਗਾ ਜੋ ਸਿੱਪ ਸਤਿਗ੍ਰਰੁ ਦੇ ਮਾਰਗ ਦੀ ਉਲੰਘਣਾ ਨਹੀ' ਕਰੇਗਾ 30. ਗੱਲਾਂ ਨਾਲ 
ਸ੍ਰਰਗ ਪ੍ਰਾਪਤ ਨਹੀ' ਹੋ ਜਾਵੇਗਾ, ਸ਼ਬਦ ਰੂਪੀ ਸੱਚ ਦੀ ਕਮਾਈ ਨਾਲ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ 
31, ਜੇ ਹਰਾਮ ਵਿੱਚ ਮਾਇਆ ਲਾ ਦਿੱਤੀ ਜਾਵੇ ਤਾਂ ਉਹ ਹਲਾਲ ਨਹੀ` ਬਣ ਜਾਂਦੀ, ਭਾਵ ਪਾਪ 
ਵਾਲੀ ਜਾਂ ਨਾਵਾਜਬ ਚੀਜ਼ ਕਿਸੇਂ ਤਰ੍ਹਾਂ ਵ) ਪੁੰਨ ਵਾਲੀ ਜਾਂ ਵਾਜਬ ਨਹੀ` ਬਣ ਸਕਦੀ 32. ਜਿਹੜਾ 
ਸਿਰ ਮਾਲਕ ਅੱਗੇ ਨਾ ਝੁਕੇਂ, ਉਸਦੀ ਭਗਤੀ ਵਿਚ ਨਾ ਲੱਗੇ, ਉਹ ਕੱਟ ਦੇਣ ਅਤੇ ਪਤੀਲੇਂ ਹੇਠ ਬਾਲਣ 
ਦੀ ਥਾਂ ਜਲਾ ਦੇਣ ਦੇ ਕਾਬਲ ਹੈ 33. ਦੇਹੀ ਨੂੰ ਮਸਜਿਦ ਬਣਾ, ਮਨ ਨੂੰ ਮੌਲਵੀ ਬਣਾ ਅਤੇ 
ਆਪਣੇ ਅੰਦਰੋ' ਸ਼ਬਦ ਰੂਪੀ ਸਹਿਜ ਦੀ ਕਮਾਈ ਦੀ ਨਿਮਾਜ਼ ਪੜ੍ਹ; ਤ੍ਰੰ ਤਾਂ ਉਲਟਾ ਬੀਬੀ ਕਉਲਾ 
(ਮਾਇਆ) ਨਾਲ ਨਿਕਾਹ (ਵਿਆਹ) ਕੀਤਾ ਹੋਇਆ ਹੈ _34. ਕੁਰਾਨ ,ਸ਼ਰੀਫ਼ ਇੱਕ ਅਲ੍ਹਾ ਨੂੰ ਸੱਚ 
ਮੰਨਦਾ ਹੈ ਅਤੇ ਨਾਰ-ਪੁਰਖ, (ਮਰਦ ਇਸਤਰੀ, ਸ਼ਿਵ ਸ਼ਕਤੀ, ਪ੍ਰਰਸ਼-ਪ੍ਰਕ੍ਰਿਤੀ) ਦੀ ਦਵੈਤ ਨਹੀ 
ਮੰਨਦਾ 35. ਕੁਰਾਨ ਸ਼ਰੀਫ਼ ਵਿੱਚ ਸੱਚ ਨੂੰ ਪੜ ਲੈਣ ਦਾ ਕੀ ਲਾਭ ਹੈ, ਜੇ ਇਸ ਅਸਲੀਅਤ ਨੂੰ 
ਆਪਣੇ ਅੰਦਰ ਅਨੁਭਵ ਦੁਆਰਾ ਸੱਚ ਕਰ ਕੋ ਨਾ ਦੇਖ ਲਿਆ ਜਾਵੇ £ 36. ਉਹ ਪ੍ਰਭੂ (ਅਲ੍ਹਾ) ਘਟ-ਘਟ 
ਅੰਦਰ ਛੁਪਿਆ (ਗ਼ੈਬ) ਬੈਠਾ ਹੈ 37. ਰਿੰਦੂਆਂ ਮੁਸਲਮਾਨਾਂ ਵਿੱਚ ਉਹ ਇੱਕੋਂ ਰਬ ਵੱਸਦਾ ਹੈ 
38 ਹਿੰਦੂ ਸਮਝਦੇ ਹਨ ਹਰੀ ਦੱਖਣ ਵਿੱਚ ਵੱਜਦਾ ਹੈ, ਮੁਸਲਮਾਨ ਸਮਝਦੇ ਹਨ ਰੱਬ ਪੱਛਮ ਵਿੱਚ ਵੱਸਦਾ 
ਹੈ । ਅਸਲ ਵਿੱਚ ਉਹ ਹਰ ਇੱਕ ਦੇ ਆਪਣੇ ਅੰਦਰ ਵੱਜਦਾ ਹੈ । 


17. "ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਈ ॥ 
“ਟਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥ 
“ਬੇਦੇ ਖੋਜ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ।। 
“ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ।। 
ਦਰੋਗੁ ਪੜਿ ਪੜਿ ਖੁਸੀ ਹੋਇ ਬਖਬਰ ਬਾਦੁ ਬਕਾਹਿ ।। 
“ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥ 
“ਅਸਮਾਨ ਮ੍ਰਾਨੇ ਲਹੈਗ ਦਰੀਆ ਗੁਸਲ ਕਰਦਨ ਬੂਦ ॥ 
“ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦ ॥ 
“ਅਲਾਹ ਪਾਕੇ ਪਾਕ ਹੈ ਸਕ ਕਰਉ ਜੇ ਦੂਸਰ ਹੋਇ ।। 


ਮੌਮਨ 49. 


“ਕਬੀਰ ਕਰਮੁ ਕਰੀਮ ਕਾ ਉਹ ਕਰੇ ਜਾਨੈ ਸੋਇ ॥। ( ਕਬੀਰ, 727) 


99. _ ਇਫ਼ਤਰਾ==ਬਨਾਵਟ; ਚਾਰ _ਵੇਦ ਅਤੇ ਚਾਰ ਕਤੇਬ _ਬਨਾਵਟ ਨਾਲ ਭਰੇ 
ਪਏ ਹਨ. ਇਨ੍ਹਾਂ ਨਾਲ ਦਿਲ ਦਾ ਭਰਮ ਨਹੀਂ ਜਾਂਦਾ 40. ਜੋ ਪਲ ਭਰ ਲਈ ਮਨ ਨੂੰ ਨਿਹਚਲ 
ਕਰ ਲਿਆ ਜਾਵੇ ਤਾਂ ਅੰਦਰ ਇਕ ਦਮ ਰੱਬ ਦਾ ਦੀਦਾਰ ਹੋ ਜਾਵੇ 4!. ਜੋ ਰੱਬ ਨੂੰ ਰੋਜ਼ ਅੰਦਰੋ' 
ਖੋਜਿਆ ਜਾਵੇ ਤਾਂ ਪਰੇਸ਼ਾਨੀ ਜਾ ਭਟਕਨਾ ਖ਼ਤਮ ਹੋਂ ਜਾਵੇ 42. ਸਿਹਰੁ == ਜਾਦੂ; ਦਸਤ== ਹੱਥ; ਇਹ 
ਦੁਨੀਆਂ ਜਾਦੂ ਦੇ ਖੋਲ੍ਹ ਸਮਾਨ ਹੈ, ਇਸ ਵਿਚੋਂ` ਹੱਥ ਕੁਝ ਨਹੀ ਆਉਦਾ 43. ਲੌਕ ਝੂਠੀਆਂ ਗੱਲਾ 
ਪੜ੍ਹ-ਪੜ੍ਹ ਕੇ ਖ਼ੁਸ਼ ਹੁਂਦੇ ਅਤੇ ਝਗੜੇ ਕਰਦੇ ਹਨ 44. ਸਿਆਮ ਮੂਰਤਿ=-ਸਾਂਵਲੀ ਸੂਰਤ ਵਾਲਾ (ਕ੍ਰਿਸ਼ਨ); 
ਉਹ ਸੱਚਾ ਰੱਬ ਜੌ ਹਰ ਹਿਰਦੇ ਵਿਚ ਵੱਸਦਾ ਹੈ ਸਾਵਲ। ਸੂਰਤ ਵਾਲਾ ਨਹੀ`, ਭਾਵ ਉਹ ਨਿਰਾਕਾਰ 
ਹੈ 25. ਦਸਮ-ਦੁਆਰ ਰੂਪੀ ਆਕਾਸ ਵਿੱਚ ਸ਼ਬਦ ਦਾ ਦਰਿਆ ਵਗ ਰਿਹਾ ਹੈ, ਉਸ ਵਿਚ ਇਸ਼ਨਾਨ 
ਕਰ; ਅਸਮਾਨ ਮ੍ਰਿਨਿ - ਅਸਮਾਨ ਵਿੱਚ; ਲਹੌੰਗ ਦਰੀ ਮਾ -- ਦਰਿਆ ਵਗ ਰਿਹਾ ਹੈ; ਗ੍ਰਸਲ -- ਇਸ਼ਨਾਨ; 
ਕਰਦਨ ਬੂਦ==ਕਰ 46. ਹਮੋਸ਼ਾ ਫ਼ਕੀਰ ਦੀ ਰਹਿਤ ਰਹਿ ਅਤੇ ਐਨਕਾਂ ਲਾ ਕੇ (ਅੰਦਰਲੀ ਅੱਖ ਨਾਲ) 
ਦੇਖ ਤੈਨੂੰ ਹਰ ਜਗ੍ਹਾ ਇੱਕੋ ਪਰਮੋਸ਼ਰ ਵਿਆਪਕ ਨਜਰ ਆਵੇਗਾ; ਵਕਰ-=ਫਕੀਰੀ; ਦਾਇਮ ==ਹਮੋਸ਼ਾ; 

ਰਮ==ਅੱਖ ਜਾਂ ਐਨਕ ੪7. ਉਹ ਰੱਥ ਪਵਿੱਤਰ ਤੋ" ਪਵਿੱਤਰ ਹੈ ਅਤੇ ਸਭ ਵਿੱਚ ਉਹੀ ਇੱਕ 
ਹੈ । ਸ਼ੱਕ ਅਤੇ ਵਿਤਕਰਾ ਤਾਂ ਕੀਤਾ ਜਾਵੇ ਜੇ ਉਸ ਤੋ' ਬਿਨਾ ਕੋਈ ਦੂਜਾ ਹੋਵੇ 48. ਸਭ ਉਸ ਦਇਆਲ 


ਪ੍ਰਭੂ ਦੀ ਹੀ ਦਇਆ ਹੈ ' 





ਆਦਲ=ਨਨ==ਕਾਜਰੀ 


ਉਪਦੇਸ਼ 

ਗੁਰਮਤਿ ਦਾ ਇਹੀ ਮੁੱਖ ਉਪਦੇਸ਼ ਹੈ ਕਿ ਇਹ ਸਾਰਾ ਸੈਸਾਰ ਅਸਬਿਰ ਤੇ 
ਨਾਸ਼ਵਾਨ ਹੈ , ਕੇਵਲ 'ਕੁੱਲ ਮਾਲਿਕ', ਉਸ ਦਾ 'ਸ਼ਬਦ' ਅਤੇ 'ਸਤਿਗੁਰੂ --ਜਿਸ 
ਵਿੱਚ ਕੁਲ-ਮਾਲਿਕ ਦਾ ਸ਼ਬਦ ਪ੍ਰਤੱਖ ਹੈ--ਸਤਿ ਹਨ । ਉਸ ਅਕਾਲਪੁਰਖ ਦੀ ਅਪਾਰ 
ਦਇਆ-ਮਿਹਰ ਹੋਈ ਤਾਂ ਇਸ ਜੀਵ ਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਜੋ ਚਉਰਾਸੀ 
ਲੱਖ ਜੂਨੀਆਂ ਵਿੱਚੋ" ਸਰਵ-ਸ਼੍ਰੇਸ਼ਟ ਹੈ । ਕੇਵਲ ਇਸੇ ਜਾਮੇ ਵਿੱਚ ਹੀ ਜੀਵ ਪ੍ਰਭੂ 
ਨਾਲ ਮਿਲਾਪ ਕਰ ਸਕਦਾ ਹੈ । ਪਰੋੜ੍ਹ ਇਹ ਜੀਵ ਮਨ ਦੇ ਅਧੀਨ ਹੋ ਕੇ ਆਪਣਾ 
ਹੀਰੇ ਵਰਗਾ ਜਨਮ ਕਉਂਡੀਆਂ ਇਕੱਠੀਆਂ ਕਰਨ ਵਿੱਚ ਬਤੀਤ ਕਰ ਦੇ'ਦਾ ਹੈ । 

ਗੁਰਬਾਣੀ ਦੱਸਦੀ ਹੈ ਕਿ ਧਨ-ਦੌਲਤ ਅਤੇ ਮਾਇਆ ਆਦਿ ਦੇ ਸਭ ਮੋਹ 
ਬੂਠੇ ਹਨ । ਦੁਨੀਆਂ ਦੇ ਸਭ ਰੈਗ ਫਿੱਕੇ ਤੇ ਨਾਸ਼ਵਾਨ ਹਨ । ਮਾਤਾ, ਪਿਤਾ, ਭਾਈ, 
ਸੁੱਤ, ਬਧਪ ਆਦਿ ਦਾ ਮੋਹ ਕੇਵਲ ਸੁਆਰਥੀ ਤੇ ਝੂਠਾ ਹੈ । ਮੌਤ ਸਮੇ ਜੀਵ ਇਹ 
ਸਭ ਵਸਤਾਂ ਇੱਥੇਂ ਹੀ ਛੱਡ ਜਾਂਦਾ ਹੈ । ਕੋਵਲ ਨਾਮ ਦਾ ਦਾਤਾ ਸਤਿਗੁਰੂ ਅਤੇ ਨਾਮ 
ਦੀ ਕਮਾਈ ਜੀਵ ਦੇ ਨਾਲ ਨਿਭਦੀਆਂ ਹਨ ਅਤੇ ਇਹੋ ਉਸ ਦੀ 'ਸੱਚੀ ਪੂਜੀ' 
ਜਾਂ 'ਸੱਚੀ ਰਾਸ਼ੀ' ਹੈ । ਜਿਹੜੇ ਜੀਵ 'ਨਾਮ' ਜਾਂ 'ਸ਼ਬਦ' ਦੀ ਕਮਾਈ ਨਹੀ” ਕਰਦੇ, 
ਉਹ ਜੀਵਨ ਰੂਪੀ ਹੀਰਾ ਜੂਏ ਵਿੱਚ ਹਾਰ ਜਾਂਦੇ ਹਨ । ਅੰਤ ਉਨ੍ਹਾਂ ਨੂੰ ਜਮਾਂ 
ਦੀਆਂ ਚੋਟਾਂ ਸਹਿਣੀਆਂ ਪੈੱ'ਦੀਆਂ ਹਨ ਤੇ ਚਉਰਾਸੀ ਦੇ ਚੱਕਰ ਵਿੱਚ ਫਿਰਨਾ 
ਪੈਦਾ ਹੈ । 

ਗੁਰਬਾਣੀ ਉਪਦੇਸ਼ ਕਰਦੀ ਹੈ ਕਿ ਜੀਵ ਨੂੰ “ਨਾਮ ਦੇ ਭਡਾਰੀ ਤੇ 'ਨਾਮ ਦੇ 
ਦਾਤਾ' ਸਤਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ । ਸਤਿਗੁਰੂ ਦੀ ਦੱਸੀ ਜੁਗਤੀ 
ਅਨੁਸਾਰ ਨਾਮ ਦੀ ਕਮਾਈ ਕਰਕੇ, ਦੁਰਲੱਭ ਮਾਨਸ-ਜਨਮ ਸਫਲ ਕਰਨਾ ਚਾਹੀਦਾ 
ਹੈ ਅਤੇ ਜਨਮ-ਮਰਨ ਦਿਆਂ ਬੈਧਨਾਂ ਤੋਂ ਸਦਾ ਲਈ ਛੁਟਕਾਰਾ ਪਾ ਲੈਣਾ 
ਚਾਹੀਦਾ ਹੈ । 

1. ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥ 
ਨਾਨਕ “ਅਨਦਿਨੁ ਬਿਲਪਤੇ ਜਿਉ ਸੁੰਵੈ ਘਰਿ ਕਾਉ ।। (ਮ: 5-522) 
2. “ਜਿਨ ਹਰਿ ਹਿਰਦੈ ਨਾਮੁ ਨ ਬਸਿਓਂ ਤਿਨ ਮਾਤ ਕੀਜੈ ਹਰਿ ਬਾਂਝਾ ॥ 
ਤਿਨ ਸੁੰਵੀ ਦੇਹ ਫਿਰਹਿ ਬਿਨੁ ਨਾਵੇ ਓਇ “ਖਪਿ ਖਪਿ ਮੁਏ ਕਰਾਂਝਾ ।। (697) 

1. ਰੋਜ਼ ਇਉ” ਵਿਲਕਦੇ, ਕੁਰਲਾਉ'ਦੇ ਹਨ, ਜਿਸ ਤਰ੍ਹਾਂ ਉਜਾੜ ਘਰ ਵਿੱਚ ਕਾਂ 2. ਬਾਂਝ = 
ਜਿਸ ਦੇ ਬੱਚਾ ਪੈਦਾ ਨਾ ਹੋ ਸਕੇ; ਕਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਵਿਚ ਨਾਮ ਨਾ ਵੱਸੇ ਉਨ੍ਹਾਂ ਦੀ ਮਾਤਾ 
ਬਾਂਝ ਹੋ ਜਾਵੇ, ਭਾਵ ਉਨ੍ਹਾਂ ਵਰਗੀ ਹੌਰ ਸੈਤਾਨ ਪੈਦਾ ਨਾਂ ਕਰੇ 3. ਨਾਮ-ਵਿਹੂਣੇ ਖਪ-ਖਪ ਕੇ 
ਕੁਰਲਾਉ'ਦੇ ਫਿਰਦੇ ਹਨ । 





ਉਪਦੇਸ਼ 181 


3. ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ।। ਹ 
__ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੌਰ ਗਾਵਾਰ ॥ _ (ਮ: 3-1418) 
4. ਜਿਠਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥ 
- ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ।। (ਮ: 1--22) । 
ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੈਸਾਰਿ ॥ ਚ 
ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ (ਮ: 3--69) 
6. ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥ 
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ।(ਮ: 3--510) 
?. ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋਂ ਵੀਚਾਰੁ ॥। 
ਅੰਤਰਿ ਗਿਆਨ ਨ ਆਇਓ ਮਿਰਤਕ ਹੈ ਸੇਸਾਰਿ ॥ __(ਮ: 2-88) 
8. ਅਤਿ ਸੁੰਦਰ ਕੁਲੀਨ” ਚਤਰ ਮੁਖਿ ਡਿਆਨੀ ਧਨਵੇਤ ।। 
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੇਤ ॥ (ਮ: 5--253) 
9. ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥ 
ਜੇ ਘਟ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ । (ਕਬੀਰ, 793) 
10. ਆਗਾਹਾ ਕਰ ਤਾਘਿ ਪਿਛਾ ਫੇਰਿ ਨ ਮੁਹਡੜਾ ।। 
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ।। (ਮ: 5--1096) 
11. ਜਿਨੀ ਨਾਮੁ ਵਿਸਾਰਿਆ ਦੂਜੀ ਕਾਰੇ ਲਗਿ ॥ 
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ।। (ਮ: 1--19) 
12. ਇਕੁ ਤਿਲ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ 
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥ (ਮ: 1--21) 
13. 'ਮੁਖੁ ਤਲ ਪੈਰ ਉਪਰੇ ਵਸੈਦੋ ਕੁਹਥੜੇ ਥਾਇ ।1 
“ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰਹਿ ਜਿਸ ਦੇ ਨਾਇ ॥(ਮ: 5--706) 
14. ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ 
ਏਨੀ ਜਲੀਈ? ਨਾਮੁ ਵਿਸਾਰਿਆ ਇਕ ਨ ਚਲੀਆਂ ਨਾਲਿ ॥(ਮ: 2,1290) 
15. ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ 
ਮਾਇਆ ਕਾ ਰੋਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ । __(ਮ: 5-45) 
4. ਉੱਚੀ ਕੁਲ ਵਾਲਾ #. ਭਗਤੀ ਕਰੋਂ, ਸਿਮਰੋ 6. ਅੱਗੇ ਵਲ ਦੇਖ, ਪਿੱਠ ਨਾ ਫੇਰ; 
ਇਸੇ ਵਾਰ ਪਰਮੰਸ਼ਰ ਨਾਲ ਮਿਲਾਪ ਕਰ 7. ਮਾਤਾ ਦੇ ਪੇਟ ਵਿਚ ਤੂੰ ਪੁੱਠਾ ਲਟਕਿਆ ਹੋਇਆ ਸੀ, 


ਅਤੇ ਕਸ੍ਹਤੇ (ਕੁਹਥੜੇ) ਥਾਂ ਫਸਿਆ ਹੋਇਆ ਸੀ 8. ਜਿਸ ਪ੍ਰਭੂ ਦੇ ਨਾਮ ਨਾਲ ਤੇਰਾ ਨਿਸਤਾਰਾ 
ਹੋ ਸਕਦਾ ਹੈ, ਉਸ ਨੂੰ ਨਾਂ ਵਿਸਾਰ ੪. ਇਨ੍ਹਾਂ ਸੜੀਆਂ ਹੋਈਆਂ ਨੇ । 


ਕਿ 


152 ਗੁਰਮਤਿ ਸ਼ਿੱਧਾਂਤ 


16. 


17. 


18. 


19. 


40 


21. 


22. 


23. 


22. 


26. 


ਲੌਕਨ ਕੀ ਚਤ੍ਰਾਈ ਉਪਮਾ ਤੇ ਬੈਸੈਤਰਿ'' ਜਾਰਿ ।। 

ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥ (538) 
ਕਬ ਕੋਊ ਲੋਗਨ ਕਉ ਪਤੀਆਵੈਂ'' ਲੌਕਿ ਪਤੀਣੈ ਨਾਂ ਪਤਿ ਹੋਇ ।। 

ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੇ ਜੈ ਕਰੇ ਸਭੁ ਕੋਇ ।। (368) 
ਕਰੈ ਗੁਮਾਨੁ? ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥ 

ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ । (ਕਬੀਰ, 969) 
ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ “ ॥ 


ਨਾਮ ਬਿਹੂਨੇਂ“ ਨਾਨਕਾ ਹੋਤ ਜਾਤ ਸਭੁ ਧੂਰ । (ਮ: 5-250) 
“ਪਸੂ ਮਿਲਹਿ ਚੋਗਿਆਈਆ ਖੜ ਖਾਵਹਿ ਅਮ੍ਰਿਤ ਦੇਹਿ ॥ 

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥ (ਮ: 1--489) 
ਨਾਨਕ ਗਾਲੀ ਕੁੜੀਆ ਬਾਝੁ ਪਰੀਤਿ ਕਰੇਇ ॥ 

ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥ (ਮ: 1--594) 


ਮਾਤ ਪਿਤਾ ਸੁਤ ਬੈਧਪਾ ਕੂੜੇ ਸਭੇ ਸਾਕ ॥ 

ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖੁ ਪਸੁ ਨਾਪਾਕ ॥ _ (ਮ: 5-47) 
"ਬਧਾ ਚਟੀ ਜੋ ਭਰੇ ਨਾ ਗੁਣ ਨਾ ਉਪਕਾਰੁ । 

ਸੇਤੀ ਖੁਸੀ ਸਵਾਰੀਐ ਨਾਨਕ ਕਾਰਜ ਸਾਰੁ । (ਮ: 2--787) 
ਸਉ ਓਲਾਮੰਦਿਨੈ ਕੇ ਰਾਤੀ ਮਿਲਨਿ ਸਹੇਸ” । 

ਸਿਫਤਿ ਸਲਾਹਣ ਛਡਿ ਕੇ ਕਰੋਗੀ ਲਗਾ ਹੈਸੁ ।। 


ਫਿਟੁ ਇਵੇਹਾ ਜੀਵਿਆ ਜਿਤ ਖਾਇ ਵਧਾਇਆ ਪੇਟ ।। 

ਨਾਨਕ ਸਚੇ ਨਾਮ ਵਿਣ ਸਭੋ ਦੁਸਮਨ ਹੇਤੁ ॥ (ਮ: 1--790) 
, ਧ੍ਗਿ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ 

ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ ॥ (ਮ: 1--1245) 

ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ । 


ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੋਗੁ ।। (ਮ:5, 523) 


27. ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੂਖੁ ਦੇਇ ॥ 





10. ਅੱਗ 11. ਲੋਕਾਂ ਦੀ ਕੌਣ ਤਸੱਲੀ ਕਰਾ ਸਕਦਾ ਹੈ, ਉਨ੍ਹਾਂ ਨੂੰ ਕੌਣ ਖ਼ੁਸ਼ ਕਰ ਸਕਦਾ ਹੈ 


12. ਹੌਕਾਰ; ਜੋ ਹੈਕਾਰ ਕਰਦੇ ਹਨ, ਉਨ੍ਹਾਂ ਨੂੰ ਸੂਲਾਂ ਚੁਭਦੀਆਂ ਹਨ, ਉਹ ਘੋਰ ਨਰਕਾ ਵਿੱਚ ਪੈ ਕੇ 
ਵਿਲਕਦੇ ਹਨ 13. ਕ੍ਰੜ, ਝ੍ਰਠ, 14. ਖਾਲੀ 15. ਨਾਮ-ਵਿਹੂਣੇ ਆਦਮੀ ਨਾਲੋ” ਤਾਂ ਪਸ਼੍ਰ ਚੰਗੇ 
ਹਨ ਜੋ ਘਾਹ ਖਾ ਕੇ ਦੁੱਧ (ਅੰਮ੍ਰਿਤ) ਦਿੰਦੇ ਹਨ 16. ਬੰਧਨ ਜਾਂ ਮਜਬੂਰੀ ਨਾਲ ਸੇਵਾ ਜਾਂ ਭਗਤੀ 
ਕਰਨ ਦਾ ਕੋਈ ਲਾਭ ਨਹੀ` 17. ਹਜ਼ਾਰ 18. ਮ੍ਰਸਾਫ਼ਰ । 





ਉਪਦੇਸ਼ 748 


28. 


29. 


50. 


61. 


੨2. 


53. 


੨5. 


26. 


੨੭. 


24. 
28, 


ਐਸਾ ਤੇਰਾ ਦਾਸੁ ਹੈ ਜਿਉ ਧਰਨੀ”? ਮਹਿ ਖੇਹ ॥ 

ਕਬੀਰ ਖੇਹ ਹੂਈ ਤਉ ਕਿਆ ਭਇਆ ਜੌ ਉਡਿ ਲਾਗੈ ਅੰਗ ॥ 

ਹਰਿ ਜਨ ਐਸਾ ਚਾਹੀਐ ਜਿਉ ਪਾਨੀ ਸਰਬੇਗ ” ॥ 

ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ” ਤਾਤਾ ਹੋਇ ॥ 

ਹਰਿ ਜਨ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥ (ਕਬੀਰ, 1372) 
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ 

ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ।! (ਕਬੀਰ, 1375) 
ਕਬੀਰਾ ਜਹਾ ਗਿਆਨ ਤਹ ਧਰਮੁ ਹੈ ਜਹਾ ਝੂਠੁ .ਤਹ ਪਾਪੁ ॥ 

ਮਹਾ ਲੌਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ (ਕਬੀਰ, 1372) 
ਕਬੀਰ ਸੋਈ ਮੁਖੁ ਧੈਨਿ ਹੈ ਜਾ ਮੁਖਿ ਕਹੀਐ ਰਾਮੁ ।। 

ਦੇਹੀ ਕਿਸ ਕੀ ਬਾਪੁਗੈ” ਪਵਿਤ ਹੋਇਗੋ ਗਾਾਮੁ । 

ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋਦਾਸੁ ॥ 

ਜਿਹ ਕੁਲ ਦਾਸੁ ਨ ਉਪਜੇ ਸੋ ਕੁਲ “ਂਢਾਕੂ ਪਲਾਸੁ  _ (ਕਬੀਰ, 1370) । 
ਕਬੀਰ ਚਕਈ” ਜਉ ਨਿਸਿ” ਬੀਛੁਰੇ ਆਇ ਮਿਲੈ ਪਰਭਾਤਿ ॥। 

ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੋਂ ਨ ਰਾਤਿ ॥ _ (ਕਬੀਰ, 1371) 
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ।। 

ਪਾਛੇ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥ (ਕਬੀਰ, 1370) 
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੂ ।। 

ਜਾ ਕੇ ਸੰਗ ਤੇ ਬੀਛੁਰਾ ਤਾਹੀ ਕੇ ਸੈਗ ਲਾਗੁ ।| (ਕਬੀਰ, 1371) 


. ਫਰੀਦਾ ਜਿਨੀ ਕੋਮੀ ਨਾਹਿ ਗੁਣ ਤੇ ਕੇਮੜੇ ਵਿਸਾਰਿ ।। 


ਮਤੁ ਸਰਮਿੰਦਾ ਥੀਵਹੀ ਸਾਂਈ ਦੇ ਦਰਬਾਰਿ ॥ (ਫਰੀਦ, 1381) 
ਫਗੀਦਾ ਸਕਰ ਖਡ ਨਿਵਾਤ” ਗੁੜ ਮਾਖਿਓ ਮਾਂਝਾ ਦੁਧੁ ।। 

ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥ (ਫਰੀਦ, 1379) 
ਸਰਮਹਿ” ਧਨੁ ਰਾਖਨ ਕਉ ਦੀਆ ਮੁਗਧੁ” ਕਹੈ ਧਨੁ ਮੇਰਾ ॥ 

ਜਮ ਕਾ ਡੇਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੇ ਨਿਬੇਰਾ ॥ (ਕਬੀਰ, &79) 
“ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ 

ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥ _ (ਬੇਣੀ, 93) | 
(9. ਧਰਤੀ ਦੀ ਖ਼ਾਕ _ਸਮਾਠ 20. ਨਿਰਾ ਪਾਣੀ 21. ਠੰਡਾ-ਤੱਤਾ 22. ਵਿਚਾਰੀ 


ਢਾਕ-ਪਲਾਸ਼ ਫੁੱਲ-ਹੀਣ ਪੌਦੇ ਹਨ 24. ਚਕਵੀ 25. ਝਾਤ 26. ਮਿਸ਼ਰੀ 27. ਸ੍ਰਮ, ਕੌਜ੍ਹਸ 
ਮੂਰਖ 29. ਜਦ ਆਤਮਾ ਦਾ ਪੰਛੀ ਸਰੀਰ ਵਿੱਚੋ ਉਡ ਗਿਆ ਤਾਂ ਮੁਰਦਾ ਵਿਹੜੇ ਵਿੱਚ 


ਪਿਆ ਚੰਗਾ ਨਹੀ ਲਗਦਾ । ਬੇਣੀ ਜੀ ਕਹਿੰਦੇ ਹਨ ਮਰਨ ਤੋਂ ਬਾਅਦ ਮੁਕਤੀ ਕਿਸ ਨੇ ਪ੍ਰਾਪਤ ਕੀਤੀ 
ਹੈ ? ਭਾਵ ਜਿੱਸ ਨੇ ਮੂਕਤੀ ਪ੍ਰਾਪਤ ਕੀਤੀ ਹੈ ਜੀ'ਦੇ-ਜੀਅ ਕੀਤੀ ਹੈ । 


184 ਗੁਰਮਤਿ ਸਿੱਧਾਂਤ 


38. ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ 


ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ । (ਰਵਿਦਾਸ, 1377) 
39. ਕਬੀਰ ਸੇਵਾ ਕਉ ਦੁਇ ਭਲੇ ਏਕੁ ਸੈਤੁ ਇਕੁ ਰਾਮੁ ॥ 
ਰਾਮੁ ਜੁ ਦਾਤਾ ਮੁਕਤਿ ਕੋ ਸਤੁ ਜਪਾਵੈ ਨਾਮੁ ॥ (ਕਬੀਰ, 1373) 
40. ਸਾਥਿ ਨ ਚਾਲੈ ਬਿਨ ਭਜਨ ਬਿਖਿਆ ਸਗਲੀ ਛਾਰੁ !। 
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥ (ਮ: 5-288) 
ਮਾਂਗ (ਮੰਗ) 


ਅਸੀ ਮਭ ਆਪਣੀ ਤੁੱਛ ਬੁੱਧੀ ਅਨੁਸਾਰ ਮਾਲਿਕ ਅਤੇ ਸਤਿਗੁਰੂ ਤੋਂ 
ਅਨੇਕ ਪ੍ਰਕਾਰ ਦੀਆਂ ਮੰਗਾਂ ਮੰਗਦੇ ਹਾਂ । ਅਸੀ ਇਹ ਨਹੀਂ ਸੋਚਦੇ ਕਿ ਨਾਸ਼ਵਾਨ 
ਜਗਤ ਦੀ ਕੋਈ ਚੀਜ਼ ਅਸਲ ਵਿੱਚ ਮੰਗਣ-ਯੋਗ ਨਹੀਂ' ਹੈ । ਜੀਵ ਅਗਿਆਨੀ ਹੈ । 
ਪਰਮੇਸ਼ਰ ਸਰਵ-ਗਿਆਤਾ ਅਤੇ ਦਇਆਲੂਹ ਹੈ । ਕੇਵਲ ਪਰਮੇਸ਼ਰ ਨੂੰ ਹੀ ਗਿਆਨ 
ਹੈ ਕਿ ਸਾਡਾ ਅਸਲ ਭਲਾ ਕਿਸ ਗੱਲ ਵਿੱਚ ਹੈ। ਇਸ ਲਈ ਬਜਾਏ ਪਰਮੇਸ਼ਰ ਅੱਗੇ 
ਅਰਜੋਈ ਕਰਨ ਦੇ ਕਿ ਉਹ ਸਾਡੇ ਮਨ ਦੀਆਂ ਪੈਦਾ ਕੀਤੀਆਂ ਮੰਗਾਂ ਪੂਰੀਆਂ ਕਰੇ, 
ਸਾਨੂੰ ਚਾਹੀਦਾ ਹੈ ਕਿ ਉਸ ਸਰਵ-ਗਿਆਤਾ ਅਤੇ ਕ੍ਰਿਪਾਲ੍ਹ ਮਾਲਿਕ 'ਤੇ ਭਰੋਸਾ ਰੱਖਦੇ 
ਹੋਏ, ਆਪਣੇ ਮਨ ਨੂੰ ਉਸ ਦੀ ਮਰਜ਼ੀ ਮੁਤਾਬਿਕ ਢਾਲੀਏ ਅਤੇ ਸਦਾ ਉਸ ਦੋ 
ਭਾਣੇ ਵਿੱਚ ਅਪਣੀ ਬਿਹਤਰੀ ਸਮਝੀਏ । ਜਿਹੜੀਆਂ ਸੈਸਾਰਕ ਦਾਤਾਂ ਪਰਮੇਸ਼ਰ ਤੋ' 
ਮੰਗਦੇ ਹਾਂ, ਸਮਾਂ ਪਾ ਕੇ ਸੁੱਖਾਂ ਦੀ ਬਜਾਏ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਹਨ । 
ਜਿਨ੍ਹਾਂ ਚੀਜ਼ਾਂ ਦੀ ਪਰਮੇਸ਼ਰ ਤੋ' ਮੰਗ ਕਰਦੇ ਹਾਂ, ਉਨ੍ਹਾਂ ਨਾਲ ਮੋਹ-ਪਿਆਰ ਪੈਦਾ ਹੋ 
ਜਾਂਦਾ ਹੈ ਅਤੇ ਇਹ ਮੋਹ ਸਾਨੂੰ ਚੁਰਾਸੀ ਦੇ ਚੱਕਰ ਵਿੱਚ ਫਸਾ ਦਿੰਦਾ ਹੈ । 


ਮਹਾਤਮਾ ਸਮਝਾਉ`ਦੇ ਹਨ ਕਿ ਕੁਲ ਮਾਲਕ ਤੌ ਐਸੀਆਂ ਅਮਰ ਦਾਤਾਂ 
ਮੰਗਣੀਆਂ ਚਾਹੀਦੀਆਂ ਹਨ ਜੋ ਸੱਚੇ ਆਨੰਦ ਅਤੇ ਸਦੀਵੀ ਸ਼ਾਂਤੀ ਦਾ ਕਾਰਨ 
ਹੋਣ । ਮਾਲਕ ਤੋ' ਕੁਲ ਮਾਲਕ ਮੰਗਣਾ ਚਾਹੀਦਾ ਹੈ, ਜਾਂ ਫਿਰ ਨਾਮ ਅਤੇ ਪਰਮੇਸ਼ਰ 
ਨਾਲ ਮਿਲਾਪ ਕਰਾਉਣ ਵਾਲ ਪੂਰਨ ਸਤਿਗੁਰ੍ਹ ਮੰਗਣਾ ਚਾਗੀੰਦਾ ਹੈ । ਕੁਲ 
ਮਾਲਕ ਅਤੇ ਪੂਰਨ ਸਤਿਗੁਰੂ ਤੋ“ ਉਸ ਦੇ ਦਰਸ਼ਨ, ਸਤਿਸੈਗ, ਉਸ ਦੀ ਸ਼ਰਨ, 
ਭਜਨ-ਸਿਮਰਨ ਅਤੇ ਭਾਣੇ ਦਾ ਪਿਆਰ, ਹੁਕਮ ਵਿੱਚ ਚੱਲਣ ਦਾ ਬਲ, ਮਨ- 


ਮਾਂਗ . 185 


ਇੰਦਰੀਆਂ ਉਤੇ ਜਿੱਤ ਪ੍ਰਾਪਤ ਕਰਨ ਦੀ ਸ਼ਕਤੀ ਅਤੇ ਭਵ-ਸਾਗਰ ਸੈਸਾਰ ਤੋ | 
ਪਾਰ ਉਤਰਨ ਦੀ ਸਮਰੱਥਾ ਮੰਗਣੀ ਚਾਹੀਦੀ ਹੈ । ਕੂਲ ਮਲਕ ਅਤੇ ਸਤਿਗੁਰੂ 
ਐਸੀਆਂ ਸ਼ੁਭ ਮੰਗਾਂ ਦੀ ਪੂਰਤੀ ਦੇ ਸਮਰੱਥ ਵੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਪੂਰਾ 
ਕਰਕੇ ਪ੍ਰਸੈਨ ਵੀ ਹੁੰਦੇ ਹਨ । 


1. ਵਿਣ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੇ ਦੁਖ ।। 


ਦੇਹਿ ਨਾਮੁ ਸੈਤੋਖੀਆ ਉਤਰੈ ਮਨ ਕੀ ਭੁਖ ।। (ਮ: 5--948) 
2. ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੇ ਪਾਵਾ: ॥ 

ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ।। __(ਮ: 5--749) 
3. ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ । 

ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ । (ਮ: 5--747) 
4. “ਖਧਿਆਵੇਤ ਨ ਜਾਣਈ ਲਾਜ ਕੁਲਾਜ ਕੁਬੋਲ ।। 

ਨਾਨਕੁ ਮਾਂਗੇ ਨਾਮੁ ਹਰਿ ਕਰਿ ਕਿਰਪਾ ਸੈਜੋਗ ॥ (ਮ: 5--317) 


5. ਕਾਮ ਕਰੋਧ ਲੌਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ।। 
ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ।। (ਮ: 5,617) 
6. ਸਤਿਗੁਰ ਭੀਖਿਆ ਦਹਿ ਮੈ ਤੂੰ ਸੰਮ੍ਥੁ ਦਾਤਾਰੁ ।। 
ਹਉਮੈ ਗਰਬੁ ਨਿਵਾਰੀਐ “ਕਾਮੁ ਕੱਧ ਅਹੈਕਾਰੁ ॥ (ਮ: 1-790) 
7. ਨਿਰਗੁਣ ਮੁਗਧੁ ਅਜਾਣ ਅਗਿਆਨੀ ਕਰਮ ਧਰਮ ਨਹੀ ਜਾਣਾ ।। 
ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ।।(ਮ: 5--748) 
8. ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੇ ਸਾਬਾਸਿ ।। 
ਤਿਨ ਕੀ ਸੈਗਤਿ ਦੇਹਿ ਪ੍ਰਭ ਮੈ ਜਾਚਿਕ” ਕੀ ਅਰਦਾਸਿ __(ਮ: %--42) 
9. ਤੁ ਅਥਾਹੁ ਅਪਾਰ ਅਤਿ ਉਚਾ ਕੋਈ ਅਵਰੁ ਨ ਤੇਰੀ ਭਾਤੇ” ॥ 
ਇਹ ਅਰਦਾਸਿ ਹਮਾਜ਼ੀ ਸੁਆਮੀ ਵਿਸਰੁ ਨਾਹੀ ਸੁਖ ਦਾਤੇ । (ਮ: 5--747) 
10. ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ 
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ।। __ (383) 
11. ਕਰਮਹੀਣ ਧਨ ਕਰੈ ਬਿਨੌਤੀ ਕਦਿ ਨਾਨਕ ਆਵੈ ਵਾਰੀ ।। 


1. ਦਇਆਲ ਹੋਵੇ, ਦਇਆ ਕਰੇ 2. ਭੁੱਖਾ; ਭੁੱਖ ਨੂੰ ਆਦਰ, ਨਿਰਾਦਰ ਦੀ ਪਰਵਾਹ ਨਹੀ” 
ਹੁਦੀ 3. ਹੈਕਾਰ ੪. ਦੂਰ ਕਰ ਦਿਓ 5. ਮੰਗਤਾ 6. ਤੇਰੇ ਵਰਗਾ ਹੋਰ ਕੋਈ ਨਹੀ । 


156 ਗੁਰਮਤਿ ਸਿੱਥਾਂਤ 


12. 


13. 


14. 


15. 


16. 


17. 


ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥ _ (989) 
ਸਭੇ ਕੇਤੈ ਰਤੀਆ ਮੈ ਦੋਹਾਗਣਿ ਕਿਤੁ ॥ 


ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥ (ਮ: 1--790) 
ਹੇ ਠਾਕੁਰ ਹਉ ਦਾਸਰੋ ਮੈ ਨਿਰਗ੍ਨ ਗੁਨ ਨਹੀ ਕੋਇ ।। 
ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ” ॥ (ਮ: 5-261) 


ਹਮ ਭੀਖਕ ਭੇਖਾਰੀ ਤੇਰੇ ਤੂ ਨਿਜਪਤਿ ਹੈ ਦਾਤਾ ॥ 

ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕਉ ਸਦਾ ਰਹਉ ਰੋਗਿ ਰਾਤਾ ॥ 

ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੇ ॥ 

ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਗੀਜੈ । (ਮ: 3--666) 
ਬਰਨ ਤੁਮਾਰੇ ਹਿਰਦੇ ਵਾਸਹਿ ਸੈਤਨ ਕਾ ਸੋਗ੍ਰ ਪਾਵਉ ॥ 

ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥ (682) 
ਅਨੇਕ ਜਨਮ ਪਾਂਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ । 

ਦਇਆ ਕਰਹੁ ਰਖਿ ਲੇਵਹਹ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥(1114) 
ਸੁਣਿ ਸੁਣਿ ਜੀਵਾ ਸੋਇ” ਤਿਨਾ ਕੀ ਜਿਨ ਅਪੁਨਾ ਪ੍ਰਭੁ ਜਾਤਾ ।। 

ਹਰਿਨਾਮੁ ਅਰਾਧਹਿ ਨਾਮੁ ਵਖਾਣਹਿ ਹਰਿਨਮੇ ਹੀ ਮਨੁ ਰਾਤਾ ।। 
ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ 

ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ । __(ਮ: 5--802) 





7. ਮੁਰ ਰਾਕਸ਼ਸ ਨੂੰ ਮਾਰਨ ਵਾਲਾ ਕ੍ਰਿਸ਼ਨ, ਭਾਵ ਪਰਮੋਸ਼ਰ 8. ਹਿਰਦੇ ਵਿੱਚ ਪਰੋ ਕੇ ਰੁੱਖਾਂ, 


9. ਖ਼ਬਰ, ਮਹਿਮਾ । 


ਬੇਨਤ 

ਬੇਨਤੀ ਜਾਂ ਅਰਦਾਸ ਵਿੱਚ ਭਾਰੀ ਸ਼ਕਤੀ ਹੈ । ਸੱਚੇ ਹਿਰਦੇ ਵਿੱਚੋ ਨਿਕਲੀ 
ਪੁਕਾਰ ਮਾਲਕ ਦੀ ਦਰਗਾਹ ਵਿੱਚ ਪਹੁੰਚਦੀ ਹੈ । ਪਰੰਤੂ ਬੇਨਭੀ ਸਦਾ ਉੱਚੀ-ਸੁੱਚੀ 
ਦਾਤ ਲਈ ਕਰਨੀ ਚਾਹੀਦੀ ਹੈ । 

ਬੇਨਤੀ ਮਨ ਨੂੰ ਝੂਠੇ ਅਭਿਮਾਨ ਤੋ” ਖ਼ਾਲੀ ਕਰ ਕੇ, ਪ੍ਰੰਮ-ਭਰੋਸੇ ਅਤੇ ਨਿਮਰਤਾ 
ਨਾਲ ਕਰਨੀ ਚਾਹੀਦੀ ਹੈ । ਸੱਚਾ ਸਾਧਕ ਧਨ-ਦੌਲਤ, ਜੋਬਨ-ਸੁੰਦਰਤਾ, ਪੁੱਤਰ- 
ਕਲੱਤਰ, ਇਲਮ-ਹੁਨਰ, ਜਾਤ-ਕੁਲ ਆਦਿ ਦਾ ਮਾਨ ਨਹੀ ਕਰਦਾ । ਉਹ ਨਿਮਾਣਾ, 
ਨਿਤਾਣਾ ਬਣ ਕੇ ਮਾਲਕ ਦੀ ਦਇਆ-ਮਿਹਰ ਲਈ ਅਰਜੋਈ ਕਰਦਾ ਹੈ । ਉਹਦੀ 
ਨਿਗਾਹ ਆਪਣੇ ਗੁਣਾਂ ਉੱਤੇ ਨਹੀਂ ਔਗੁਣਾਂ ਉੱਤੇ ਹੁੰਦੀ ਹੈ । ਸੱਚਾ ਪ੍ਰੌਮੀ ਕਦੇ 
ਸੈਸਾਰ ਦੀਆਂ ਨਾਸ਼ਵਾਨ ਵਸਤਾਂ ਲਈ ਬੇਨਤੀ ਨਹੀ ਕਰਦਾ । ਉਹ ਆਪਣੇ ਪ੍ਰੀਤਮ 
ਤੋ ਕੇਵਲ ਪ੍ਰੀਤਮ ਨੂੰ ਹੀ ਮੰਗਦਾ ਹੈ । 

ਪ੍ਰੇਮੀ ਆਜਿਜ਼ ਤੇ ਨਿਮਰ ਹੋ ਕੇ ਬੇਨਤੀ ਕਰਦਾ ਹੈ : ਹੇ ਮਾਲਿਕ ! ਸੈਂ 
ਅਪਰਾਧੀ ਹਾਂ, ਪਾਪੀ ਹਾਂ, ਅਵਗੁਣਾਂ ਨਾਲ ਭਰਿਆ ਪਿਆ ਹਾਂ । ਜੇਕਰ ਮੇਰੇ ਅਵਗੂਣਾਂ 
ਤੇ ਗੁਨਾਹਾਂ ਦਾ ਹਿਸਾਬ ਕੀਤਾ ਜਾਵੇ ਤਾਂ ਮੈ ਕਦਾਚਿਤ ਵੀ ਬਖ਼ਸ਼ਿਸ਼ ਦਾ ਹੱਕਦਾਰ 
ਨਹੀ' ਹੋ ਸਕਦਾ । ਮੈਂ' ਪਾਪੀ ਹਾਂ ਤੁਸੀ ਪਾਪ-ਖੰਡਨ ਹੋ । ਮੈਂ ਗੁਨਾਹਗਾਰ ਹਾਂ, ਤੁਸੀਂ 
ਬਖ਼ਸ਼ਨਹਾਰ ਹੋ ! ਮੈਂ` ਕਦੇ ਭਜਨ-ਸਿਮਰਨ ਅਥਵਾ ਸੰਤਾਂ ਦਾ ਸਤਿਸੈਗ ਨਹੀਂ 
ਕੀਤਾ, ਸਦਾ ਵਿਸ਼ਿਆਂ ਵਿੱਚ ਹੀ ਰੱਤਿਆਂ ਰਿਹਾ ਹਾਂ । ਮੇਰੇ ਉੱਤੇ ਕ੍ਰਿਪਾ ਕਰੋ । 
ਮੇਰੇ ਪਿਛਲੇ ਅਵਗੂਣਾਂ ਨੂੰ ਬਖ਼ਸ਼ ਕੇ ਅੱਗੇ ਲਈ ਸਿੱਧੇ ਮਾਰਗ ਉੱਤੇ ਪਾਵੋ । ਤੁਸੀਂ 
ਸਦਾ ਅੰਗ-ਸੰਗ ਹੋ ਕੇ ਮੇਰੀ ਸੈਭਾਲ ਕਰੋ ਅਤੇ ਅਪਣੀ ਸੱਚੀ ਭਗਤੀ ਦਾ ਸੱਚਾ 
ਤਰੀਕਾ ਦੱਸੋ । ਮੈਨੂੰ ਸੱਚੀ ਪ੍ਰੀਤ-ਪ੍ਰਤੀਤ ਬਖਸ਼ੋ ਅਤੇ ਜਨਮਾ-ਜਨਮਾਂ ਦੇ ਵਿਛੜੇ ਹੋਏ 
ਨੂੰ ਆਪਣੇ ਨਾਲ ਮਿਲਾ ਲਵੋ । 


1. ਲੇਖੈ ਕਤਹਿ ਨ ਛੂਟੀਐ 'ਖਿਨੁ ਖਿਨ ਭੂਲਨਹਾਰ ॥ 

ਬਖਸਨਹਾਰ ਬਖਸਿ .ਲੈ ਨਾਨਕ ਪਾਰਿ ਉਤਾਰ । (ਮ: 5--261) 
2. ਮੋਹ ਭਰਮ ਬੂਡਤ' ਘਣੋ ਮਹਾ ਨਰਕ ਮਹਿ ਵਾਸ ।। 

ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥ (ਮ: 5--297) 
3. ਤੁਧੁ ਭਾਵੇ ਤਾ ਬਖਸਿ ਲੌਹਿ ਖੋਟੇ ਸੈਗਿ ਖਰੇ ॥ 


1. ਡੂੰਘੇ ਥਾਂ ਡੁੱਥਦੇ ਜਾਂਦੇ ਨੂੰ । 


158 ਗੁਰਮਤਿ ਸਿੱਧਾਂਡ 


10. 


11. 


12. 


੧3. 


14. 


ਨਾਨਕ ਭਾਵੈ ਪਾਰਬ੍ਰਹਮ ਪਾਹਨ” ਨੀਰਿ ਤਰੇ ॥ (ਮ: 5-261). 


. ਅਸੀ ਖਤੇ” ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥ 


ਹਰਿ ਕਿਰਪਾ ਕਰਿ ਕੈ ਬਖਸਿ ਲੌਹੁ ਹਉ ਪਾਪੀ ਵਡ ਗ੍ਨਹਗਾਰ ॥ (1416) 


. ਜਗਤ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ।। 


ਜਿਤ ਦੁਆਰੇ ਉਬਰੇ ਤਿਤੋ ਲੰਹੁ ਉਬਾਰਿ ।। (ਮ: 3--853) 


. ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੋਗੁ ਨ ਮੇਰਾ ॥ 


ਕਿਆ ਮੁਹੁ ਲੈ ਬੋਲਹ ਗੁਣ ਬਿਹੂਨ” ਨਾਮੁ ਜਪਿਆ ਨ ਤੇਰਾ ॥ _ (167) 


. ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥ 


“ਨਾਹਿਨ ਦਰਬੁ ਨ ਜੋਬਨ ਮਾੜੀ ਮੋਹਿ ਅਨਾਥ ਕੀ ਕਰਹੁ ਸਮਾਈ ॥ (204) 


. ਜੇਤਾ ਸਮੁੰਦ ਸਾਗਰੁ ਨੀਰਿ ਭਰਿਆ ਤੋਤੇ ਅਉਗਣ ਹਮਾਰੇ ।। 


ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥ (ਮ: 1--156) 


, ਕੰਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ । 


ਕਹਿ ਨਾਨਕ ਸਭਿ ਅਉਗਨ ਮੋ ਮਹਿ ਰਾਖਿ ਲੋਹੁ ਸਰਨਾਇਓ । (1232) 
'ਜਿਹ ਘਰਿ ਕਥਾ ਹੋਤ ਹਰਿ ਸੈਤਨ ਇਕ ਨਿਮਖ ਨ ਕੀਨੋ ਮੈ ਫੇਰਾ ॥ 
'ਲੋਪਟ ਚੋਰ ਦੂਤ ਮਤਵਾਰੇ ਤਿਨ ਸੈਗਿ ਸਦਾ ਬਸੇਰਾ ॥ 

ਕਾਮ ਕ੍ਰੇਧ ਮਾਇਆ ਮਦ ਮਤਸਰ ਏ ਸੋਪੈ ਮੈ ਮਾਹੀ ॥ 

ਦਇਆ ਬਰਮੁ ਅਰੁ ਗੁਰ ਕੀ ਸੇਵਾ ਏ ਸੁਪਨੌਤਰਿ” ਨਾਹੀ ॥ (ਕਬੀਰ, 971) 
ਕਾਮ ਕ੍ਰੌਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥ 

ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥ (ਮ: 5-523) 
ਰਹਿਓ ਅਚੇਤ ” ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ 

ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ। _(ਮ: 9-633) 
“ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ।। 

ਖੇਦੁ ਕਰਹਿ ਅਰੁ ਬਹੁਤੁ ਸਤਾਵਹਿ ਆਇਓ ਸਰਨਿ ਤੁਹਾਰੇ ॥(ਮ: 5--206) 
ਅਨਿਕ ਜਨਮ ਬਹੁ ਜੋਨੀ ਕੁਮਿਆ ਬਹੁਰਿ ਬਹੁਰਿ ਦੁਖੁ ਪਾਇਆ ॥ 

ਤੁਮਰੀ ਕ੍ਰਿਪਾ ਤੇ ਮਾਨਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ।। (207) 


2. ਪੱਥਰ; ਭਾਵ ਘੋਰ ਅਪਰਾਧੀ 3. ਘੋਰ ਪਾਪ 4. ਗੁਣ-ਹੀਣ 5, ਨਾ ਧਨ ਪੱਲੋਂ ਹੈ, ਨਾ 


ਜੌਬਨ, ਮੈਨੂੰ ਨਿਰਆਸਰਾ ਨੂੰ ਬਚਾ ਲਵੋ 6. ਵਿਸ਼ਿਆਂ ਵਿਕਾਰਾਂ ਨਾਲ ਭਰੇ ਹੋਏ 7- ਚੋਰਾਂ, ਯਾਰਾਂ 
ਸ਼ਰਾਬੀਆਂ ਆਦਿ ਨਾਲ ਸੈਗਤ ਹੈ 8. ਕਾਮ, ਕ੍ਰੋਧ, ਮਾਇਆ, ਸ਼ਰਾਬ, ਈਰਖਾ ਆਦਿ ਮੋਰੀ ਜਾਇਦਾਦ 
ਹੈ 9. ਸੁਪਨੇ ਵਿੱਚ 10. ਗ਼ਾਫ਼ਲ 11. ਉਮਰ ਵਿਅਰਥ ਬੀਤ ਗਈ 12. ਪੰਜ ਵਿਕਾਰ 
13, ਦੁਖੀ ਕਰਦੇ ਹਨ । 


ਬੋਨਤੀ _ 169 


15. “ਸਾਦ ਬਿਕਾਰ ਬਿਖੈ ਰਸ ਮਾਤੋ ਅਸੇਖ ਖਤੇ ਕਰਿ ਫੇਰੇ ॥ 
` ਨਾਨਕ ਕੀ ਪ੍ਰਭ ਪਾਹਿ ਬਿਨੌਤੀ ਕਾਟਹੁ ਅਵਗੁਣ ਮੇਰੇ ॥ __(ਮ: 5--615) 
16. ਸਾਧਸੈਗੁ ਕਬਹੂ ਨਹੀ ਕੀਨਾ ਨਹ ਕੀਰਤਿ“ ਪ੍ਰਭ ਗਾਈ ॥ 

ਜਨ ਨਾਨਕ ਮੈ ਨਾਹਿ ਕੋਉ ਗੁਨ ਰਾਖਿ ਲੇਹੁ ਸਰਨਾਈ ॥ _ (ਮ: 9--632) 
17. “ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥ 

ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੈਤ ਸਦਕਾਰੀ । (ਮ: 5--1209) 


ਅਮਿਤ 
ਜਿਸ ਦੇ ਸੇਵਨ ਨਾਲ ਜੀਵ ਅਮਰ, ਅਬਿਨਾਸ਼ੀ ਹੋ ਜਾਵੇ ਉਹੀ ਅੰਮ੍ਰਿਤ ਹੈ । 
ਧਰਮ ਗੰਥਾਂ ਵਿੱਚ ਅਮਿਤ ਦਾ ਜ਼ਿਕਰ ਆਉਦਾ ਹੈ । ਮੁਸਲਮਾਨ ਫ਼ਕੀਰਾਂ ਨੇ 
ਇਸ ਨੂੰ 'ਆਬਿ-ਹਯਾਤ' ਕਿਹਾ ਹੈ । ਸੈਤਾਂ-ਮਹਾਤਮਾਂ ਨੇ ਐਸੇ ਰੂਹਾਨੀ 'ਮਾਨ 
ਸਰੋਵਰ', ਆੰਮਿਤਸਰ ਜਾਂ 'ਚਸ਼ਮਾਇ ਕੌਸਰ' ਦਾ ਜ਼ਿਕਰ ਕੀਤਾ ਹੈ, ਜੋ ਅੰਮ੍ਰਿਤ 
ਨਾਲ ਭਰਪੂਰ ਹੈ । ਗੁਰੂ ਸਾਹਿਬਾਨ ਅਨੁਸਾਰ ਕੇਵਲ ਨਾਮ ਜਾਂ ਸ਼ਬਦ ਹੀ ਇੱਕੋ- 
ਇੱਕ ਆੰਮਿ੍‌ਤ ਹੈ; ਅਤੇ ਉਨ੍ਹਾਂ ਨੇ ਆਤਮਾ ਨੂੰ ਸ਼ਬਦ-ਰੂਪੀ ਅੰਮ੍ਰਿਤ ਦੇ ਸਰੋਵਰ ਵਿੱਚ 

ਇਸ਼ਨਾਨ ਕਰਨ ਲਈ ਉਪਦੇਸ਼ ਦਿੱਤਾ ਹੈ । 
ਇਹ ਆੰਮ੍ਰਿਤ ਹਰ ਇੱਕ ਦੀ ਕਾਇਆ ਅੰਦਰ ਨਉ” ਦਰਵਾਜਿਆਂ ਤੋੱ 
ਉੱਪਰ ਦਸਵੀ ਗਲੀ ਵਿੱਚ ਬਰਸ ਰਿਹਾ ਹੈ । ਕੋਈ ਵੀ ਘਟ ਇਸ ਅੰਮ੍ਰਿਤ ਤੋ 
ਖ਼ਾਲੀ ਨਹੀ' । ਇਹ ਸੱਚਾ ਅੰਮ੍ਰਿਤ ਬਾਹਰ ਨਹੀ, ਕੇਵਲ ਅੰਦਰਲੇ ਆਤਮਿਕ 
ਮੰਡਲਾਂ ਉੱਤੇ ਮਿਲਦਾ ਹੈ । ਇਸ ਨੂੰ ਪ੍ਰਾਪਤ ਕਰਨ ਲਈ ਸਗੀਰ ਰੂਪੀ ਘਰ ਦੇ 
ਅੰਦਰ ਪ੍ਰਵੇਸ਼ ਕਰਨਾ ਪੈਦਾ ਹੈ । ਸਾਡਾ ਸਰੀਰ ਆਤਮਾ ਦਾ ਨਿਵਾਸ-ਸਥਾਨ ਜਾਂ 
ਘਰ ਹੈ । ਇਸ ਘਰ ਦੇ ਨਉ” ਦਰਵਾਜੇ ਪ੍ਰਗਟ ਹਨ, ਪਰ ਇਕ ਹੋਰ ਗੁਪਤ ਦਰ 
ਹੈ, ਜੋ ਅੱਖਾਂ ਦੇ ਪਿੱਛੋਂ ਹੈ। ਜਦੋ" ਰੂਹ ਇਨ੍ਹਾਂ ਨੰਆਂ-ਦੁਆਰਿਆਂ ਤੋ ਸਿਮਟ ਕੇ 
ਦਸਵੀ ਗਲੀ ਵਿੱਚ ਆਉ'ਦੀ ਹੈ, ਤਾਂ ਇਸ ਨੂੰ ਇਸ ਅੰਮ੍ਰਿਤ ਦੀ ਪ੍ਰਾਪਤੀ 


14. ਵਿਸ਼ੇ-ਵਿਕਾਰਾਂ ਦੇ ਸੁਆਦ ਵਿੱਚ ਰੰਗਿਆ ਹੋਇਆ ਹਾਂ ਅਤੇ ਅਸੰਖ ਪਾਪ ਕੀਫੇ ਹਨ 
15. ਉਪਮ', ਜਸ 18. ਹੋ ਪ੍ਰਭੂ ! ਮੈਨੂੰ ਨਿਰਗੁਣੀ ਨੂੰ ਸੰਤਾਂ ਢੇ ਸਦਕੇ, ਸੰਤਾਂ ਦੀ ਖ਼ਾਤਰ ਬਖ਼ਸ਼ ਦੇ । 


1? $0 


ਗ੍ਰਰਮਤਿ ਸਿੱਧਾਂਡ 


ਹੁੰਦੀ ਹੈ । ਇਸ ਨਾਮ ਰੂਪੀ ਅੰਮ੍ਰਿਤ ਜਾਂ ਮਹਾਂ-ਰਸ ਦੀ ਪ੍ਰਾਪਤੀ ਗੁਰਮਤਿ ਵਿੱਚ ਆਂ 
ਕੇ ਹੁੰਦੀ ਹੈ “ਅੰਮ੍ਰਿਤ ਨਾਮ ਮਹਾਂ ਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣਿਆਂ . 
(ਮ: 3, ਪੰ. 124) । ਇਸ ਅੰਮਿ੍‌ਤ ਨੂੰ ਆਪਣੇ ਅੰਦਰੋ ਪੀ ਕੇ ਅਮਰ ਹੋਣਾ ਹੀ 
ਸਾਡਾ ਮਨੁੱਖਾ ਦੇਹ ਧਾਰਨ ਦਾ ਅਸਲ ਮਨੋਰਥ ਹੈ । 


1. ਗੁਰ ਕੇ ਭਾਣੇ ਵਿਚਿ ਅਮਿਤ ਹੈ ਸਹਜੇ ਪਾਵੈ ਕੋਇ । 


ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਹਿ ॥ (ਮ: 3--31) 


2. ਗੁਰ ਕਾ ਸਬਦੁ ਅਮ੍ਰਿਤ ਹੈ ਸਭ ਤ੍ਰਿਸਨਾ ਭੁਖ ਗਵਾਏ ।! 


ਹੈ. 


ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ _ (ਮ: 3-850) 
ਅਮ੍ਰਿਤ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ 
ਪੀਵਤ ਹੂ ਪਰਵਾਣ ਭਇਆ ਪੂਰੇ ਸਬਦਿ ਸਮਾਇ ॥ (ਮ: 3-33) 


. ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ 


ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮਿ੍‌ਤ ਨਾਹਿ । 
ਨਾਨਕ ਅਮਿਰਤੁ ਮਨੈ ਮਾਹਿ ਪਾਈਐ ਗ੍ਰਪਰਸਾਦਿ ।। 
ਤਿਨੀ ਪੀਤਾ ਰੋਗ ਸਿਉ! ਜਿਨ ਕਉ ਲਿਖਿਆ ਆਦਿ ॥ _ (ਮ: 2-238) 


. ਸਾਹਿਬੁ ਸਫਲਿਓ ਰੁਖੜਾ ਔਮ੍ਿਤ ਜਾ ਕਾ ਨਾਉ ॥ 


ਜਿਨ ਪੀਆ ਤੇ ਤ੍ਰਿਪਤ” ਭਏ ਹਉ ਤਿਨ ਬਲਿਹਾਰੈ ਜਾਉ ॥ _(ਮ: 1--557) 


. ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥ 


ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੁਟਿ ਮੂਏ ਅਹੈਕਾਰੀ ॥ _(ਮ: 3--911) 


. ਘਰ ਹੀ ਮਹਿ ਅਮ੍ਰਿਤ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ।। 


ਜਿਉ ਕਸਤ੍ਰੀ ਮਿਰਗੁ ਨ ਜਾਣੈ ਭੁਮਦਾ ਭਰਮਿ ਭੁਲਾਇਆ ।(ਮ: 3--644) 


. ਬਿਨੁ ਸਬਦੈ ਸਭੁ ਜਗ੍ਰ ਬਉਰਾਨਾ” ਬਿਰਥਾ ਜਨਮੁ ਗਵਾਇਆ ।। 


ਅਮ੍ਰਿਤ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥ (ਮ: 3-644) 


. 'ਸੁਰਿ ਨਰ ਮੁਨਿ ਜਨ ਅਮਿਤ ਖੋਜਦੇ ਸੁ ਐਮਿ੍‌ਤ ਗੁਰ ਤੇ ਪਾਇਆ ॥। 


ਪਾਇਆ ਅਮ੍ਰਿਤ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ।(ਮ: 3--918) 


1. ਜਿਨ੍ਹਾਂ ਦੇ ਧੁਰ-ਕਰਮ ਵਿੱਚ ਲਿਖਿਆ ਹੈ 2. ਸਾਂਤ ਹੋ ਗਏ, ਰੱਜ ਗਏ 3. ਜਿਸ ਤਰ੍ਹਾਂ 


ਕਸਤੂਰੀ ਹਿਰਨ ਦੇ ਅੰਦਰ ਹੈਦੀ ਹੈ ਪਰ ਬਾਹਰ ਲੱਭਦਾ ਫਿਰਦਾ ਹੈ, ਮਨਮੁਖ ਬਾਹਰੋ ਨਾਮ-ਰੂਪੀ 
ਅੰਮ੍ਰਿਤ ਲੱਭਦੇ ਫਿਰਦੇ ਹਨ ੪. ਪਾਗ਼ਲ ਸ਼੍ਦਾਈ,ਮ੍ਰਰਖ,ਅਗਿਆਨੀ 5. ਸੂਰ ==ਦੇਵਤਾ, ਨਰ ==ਮਨੁੱਖ, 
ਮੁਨਿ ਮਨੀ । 


ਅੰਮ੍ਰਿਤ 161 


10, 


11. 


12. 


13. 


14. 


15. 


ਆਪੂ ਪਛਾਣਹਿ ਪ੍ਰੀਤਮੁ ਮਿਲੈ 'ਫੁਠਾ ਛਹਬਰ ਲਾਇ ॥ 

ਝਿਮਿ ਝਿਮਿ ਐਮ੍ਰਿਤ ਵਰਸਦਾ ਤਿਸਨਾ ਭੁਖ ਸੱਭ ਜਾਇ ॥ (ਮ: 9--168) 
ਗੁਰ ਕਾ ਸਬਦੁ ਅਮ੍ਰਿਤ ਹੈ ਜਿਤੁ ਪੀਤੇ ਤਿਖ ਜਾਇ ॥ 

ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥ (ਮ: 3--35) 
ਅਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ 


ਗੁਰਮੁਖਿ ਜਿਨੀ ਬੁਝਿਆ ਹਰਿ ਅਮ੍ਰਿਤ ਰਖਿਆ "ਉਰਿ ਧਾਰਿ ॥(ਮ: 3--1281) 
'ਨਉ ਦਰਵਾਜੇ ਨਵੇ ਦਰ ਫੀਕੇ ਰਸੁ ਔਮਿ੍‌ਤੁ ਦਸਵੇ ਚੁਈਜੈ ।। 
ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥ (1323) 
` ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤ ਪਾਈਐ `ਗੁਰੂ ਦੁਆਰੀ । 
ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥। 
(ਮ: 5--616) 
ਰਸਨਾ ਹਰਿ ਰਸੁ ਪੀਜੈ ਰਾਮ ।। 
ਰਸਨਾ ਹਰਿਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥ 
“ਅੰਤਰਿ ਖੂਹਟਾ ਅਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ 
(ਮ: 3-570) 


6. ਪ੍ਰਸੰਨ, ਨਿਹਾਲ, _ਦਿਆਲ ਹੋਇਆ _7. ਪਿਆਸ 8. ਅੰਦਰ ਧਾਰਨ ਕੀਤਾਂ 


9. ਨੌ ਦੁਆਰੇ= ਦੇ ਅੱਖਾਂ, ਦੋ ਕੌਨ, ਨੱਕ ਦੇ ਦੌ ਸੁਰਾਖ, ਮੂੰਹ ਅਤੇ ਹੇਠਾਂ ਦੋ ਇੰਦਰੀਆਂ ਦੇ ਸੁਰਾਖ, 
ਭਾਵ ਇਨ੍ਹਾਂ ਨੌ ਦੁਆਰਿਆਂ ਰਹੀ' ਪ੍ਰਾਪਤ ਹੋਣ ਵਾਲੀਆਂ ਚੀਜ਼ਾਂ ਫਿੱਕੀਆਂ ਹਨ । ਰਸ ਦਾ ਭਰਿਆ 
ਹੋਇਆ ਸ਼ਬਦ ਜਾਂ ਨਮ ਰੂਪੀ ਅੰਮ੍ਰਿਤ ਦਸਵੀ' ਗਲੀ (ਤੀਸਰੇ ਤਿਲ) ਵਿੱਚ ਬੜਸਦਾ ਹੈ 10, ਦਵਾਈ 


11. 


ਉਹ ਔਸ਼ਧੀ ਗੁਰੂ ਰਾਹੀ ਪ੍ਰਾਪਤ ਹੁੰਦੀ ਹੈ 12. ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆ ਹੈ, 


ਪਰੌਤੂ ਇਹ ਅੰਮ੍ਰਿਤ ਕਢਿਆ ਸ਼ਬਦ ਦੀ ਸਹਾਇਤਾ ਲਾਲ ਜਾ ਸਕਦਾ ਹੈ । 


੫ =% ੫ ਦੇ << << 0੬ 


ਅੰਮ੍ਰਿਤ ਵੇਲਾ 

ਗ੍ਰੰਥਾਂ-ਸ਼ਾਸਤਰਾਂ ਵਿੱਚ ਸਵੇਰੇ ਤੜਕਸਾਰ ਦੇ ਸਮੇਂ' ਨੂੰ, ਜਦ ਪਹਿਰ ਰਾਤ ਬਾਕੀ 
ਰਹਿੰਦਾ ਹੋਵੇ, ਅੰਮ੍ਰਿਤ ਵੇਲਾ, ਬ੍ਰਹਮ-ਮਹੂਰਤ, ਬ੍ਰਹਮ-ਘੜੀ ਆਦਿ ਕਿਹਾ ਗਿਆ 
ਹੈ। ਜਿਸ ਸਮੇ' ਵੀ ਉਸ ਪਰਮ-ਪਿਤਾ-ਪਰਮੇਸ਼ਰ ਦੀ ਭਗਤੀ ਕੀਤੀ ਜਾਵੇ ਉਹੀ 
ਮੁਬਾਰਕ ਹੈ, ਪਰੋਤ੍ੂ ਪਰਮੇਸ਼ਰ ਦੇ ਭਗਤਾਂ-ਪਿਆਰਿਆਂ ਨੇ ਅੰਮ੍ਰਿਤ-ਵੇਲੋਂ ਨੂੰ ਭਗਤੀ 
ਲਈ ਵਿਸ਼ੇਸ਼ ਤੌਰ ਤੇ ਯੋਗ ਅਤੇ ਲਾਭਦਾਇਕ ਕਿਹਾ ਹੈ । ਗੁਰਮਤਿ ਵਿੱਚ ਇਸ ਸਮੇ 
ਦੀ ਬਹੁਤ ਉਪਮਾ ਕੀਤੀ ਗਈ ਹੈ । ਬਾਬਾ ਫ਼ਗੀਦ ਅਤੇ ਗੁਰੂ ਨਾਨਕ ਸਾਹਿਬ ਨੇ 
ਕੁਲ ਮਾਲਕ ਦੀ ਭਗਤੀ ਅਤੇ ਨਾਮ ਦੀ ਕਮਾਈ ਲਈ ਅੰਮ੍ਰਿਤ ਵੇਲੋਂ ਨੂੰ ਬਹੁਤ 
ਗ੍ਰਣਕਾਰੀ ਅਤੇ ਉੱਤਮ ਮੰਨਿਆ ਹੈ । 

ਆੰਮ੍ਰਿਤ ਵੇਲੇ ਰਾਤ ਭਰ ਨੀ'ਦ ਕਰ ਲੈਣ ਤੋਂ ਬਾਅਦ ਜਿਸਮ ਤਾਜ਼ਾ ਹੁੰਦਾ 
ਹੈ, ਸ਼ਾਮ ਦਾ ਖਾਣਾ ਹਜ਼ਮ ਹੋ ਚੁੱਕਾ ਹੁੰਦਾ ਹੈ ਅਤੇ ਖ਼ਾਲੀ ਪੋਣ ਭਜਨ ਉਤੇ ਬੈਠਣ 
ਨਾਲ ਬਹੁਤ ਲਾਭ ਹ੍ਰੈਦਾ ਹੈ । ਪਿਛਲੇ ਦਿਨ ਦੇ ਸਾਰੇ ਝਗੜੇ-ਬਖੇੜੇ ਭੁੱਲੇ ਹੁੰਦੇ ਹਨ । 
ਮਨ ਦੁਨੀਆਂ ਵਿੱਚ ਨਹੀ ਫੈਲਿਆ ਹ੍ੰਦਾ । ਇਸ ਸਮੇ ਸੁਰਤਿ ਜਲਦੀ ਹੀ 
ਸਰੀਰ ਦੇ ਨੌ ਦਵਾਰਿਆਂ ਵਿੱਚੋ ਸਿਮਟ ਸਕਦੀ ਹੈ । ਘਰ-ਬਾਹਰ, ਗਲੀਆਂ 
ਮਹੱਲਿਆਂ ਵਿੱਚ ਆਵਾਜਾਈ ਨਹੀ” ਹੁੰਦੀ । ਵਾਤਾਵਰਣ ਸ਼ਾਂਤ ਹੁੰਦਾ ਹੈ ਅਤੇ 
ਰੂਹਾਨੀਅਤ ਦੀਆਂ ਐਸੀਆਂ ਨਿਰਮਲ ਤਰੇਗਾਂ ਨਾਲ ਭਰਿਆ ਹ੍‌ੰਦਾ ਹੈ ਜਿਸ ਵਿੱਚ 
ਜੀਵ ਏਕਾਂਤ ਵਿੱਚ ਸ਼ਾਂਤੀ-ਪੂਰਵਕ ਭਜਨ ਕਰ ਕੇ ਭਾਰੀ ਲਾਭ ਪ੍ਰਾਪਤ ਕਰ ਸਕਦਾ ਹੈ । 
ਪ੍ਰਭੂ ਦੀ ਭਗਤੀ ਦੇ ਸਭ ਵਕਤ ਮੁਬਾਰਕ ਹਨ, ਪਰ ਜੋ ਲਾਭ ਅੰਮ੍ਰਿਤ ਵੇਲੇ ਵਿੱਚ 
ਹਨ, ਹੋਰ ਕਿਸੇ ਵੇਲੇ ਵਿੱਚ ਨਹੀ" ਹਨ । ਯਥਾ-ਸੋਭਵ ਇਸ ਸਮੇ ਅਭਿਆਸ 
ਕਰਨ ਦੀ ਆਦਤ ਪਾਉਣੀ ਚਾਹੀਦੀ ਹੈ । ਗੁਰੂ ਰਾਮ ਦਾਸ ਜੀ ਫ਼ਰਮਾਉ'ਦੇ ਹਨ 
ਕਿ ਅੰਮਿ੍‌ਤ ਵੇਲੇ ਹਰਿ ਦੀ ਭਗਤੀ ਵਿੱਚ ਲਿਵ ਲਾਉਣੀ ਚਾਹੀਦੀ ਹੈ ਕਿਤੇ"ਕਿ 
ਇਸ ਸਮੇ ਕੀਤੀ ਕਮਾਈ ਖ਼ੂਬ ਫਲਦੀ-ਫੁੱਲਦੀ ਹੈ : “ਹਰਿ ਧਨੁ ਆੰਮ੍ਰਿਤ ਵੇਲੈ 
ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ।। (ਮ: 5, ਪੰ. 734) 


1. ਅਮ੍ਰਿਤ ਵੇਲਾ ਸਚ ਨਾਉਂ ਵਡਿਆਈ ਵੀਚਾਰੁ ॥ 
ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੁ ।! (ਮ: 1--2) 
2. ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ।1 
ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥ (ਮ: 5--1099) 


ਅੰਮ੍ਰਿਤ ਵੇਲਾ 16$ 


3. ਝਾਲਾਘੇ' ਉਠਿ ਨਾਮੁ ਜਪਿ 'ਨਿਸਿ ਬਾਸੁਰ ਆਰਾਧਿ ॥ | 

'ਕਾਰ੍ਹਾ ਤੁਝੈ ਨ ਬਿਆਪਈਂ ਨਾਨਕ ਮਿਟੈ ਉਪਾਧਿਂ ॥ __(ਮ: 5--255)| 
4. ਪਹਿਲੇ ਪਹਿਰੇ ਫੁਲੜਾ ਫਲੂ ਭੀ ਪਛਾ ਰਾਤਿ ॥ 

ਜੋ ਜਾਗੈਨਿ ਲਹੈਨਿ੍‌ ਸੇ ਸਾਈ ਕੋਲੋ “ਦਾਤਿ ॥ (ਫਗੀਦ, 1384) 
5. ਉਠੁ ਫਰੀਦਾ ਉਜ੍ਰ' ਸਾਜਿ ਸੁਬਹ ਨਿਵਾਜ ਗੁਜਾਰਿ ॥ 

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥ (ਫਗੀਦ, 1381) 
6. ਫਰੀਦਾ “ਰਾਤਿ ਕਥੂਰੀ ਵੈਡੀਐ ਸੁਤਿਆ ਮਿਲੈ ਨ ਭਾਉ ॥ ਰ 

ਜਿੰਨ੍ਹਾ ਨੈਣ ਨੱਹੈਦਾਵਲੇ ਤਿੰਨਾ ਮਿਲਣੁ ਕੁਆਉ ॥ (ਫਰੀਦ, 1382) 
?. ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ।। ਰ 

ਜੇ ਤੇ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥ (ਫਰੀਦ, 1383 
8. ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ।। 

“ਨਾਉ ਲਈਐ ਪਰਮੇਸਰੇ ਭੈਨਣ ਘੜਣ ਸਮਰਥੁ ।। (ਮ: 3--1420) 
9. ਉਠਿ ਇਸਨਾਨ ਕਰਹੁ ਪਰਭਾਤੇ ਸੋਏ ਹਰਿ ਆਰਾਧੈ ।। 

“ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥ 

(ਮ: 5--1185) 

10. ਨਾਉ ਪ੍ਰਭਾਤੇ ਸਬਦਿ ਧਿਆਈਐ ਛੋਡਹੁ ਦੁਨੀ ਪਗੀਤਾ ॥ 

ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ । (1330) 
11. “ਚਿੜੀ ਚੁਹਕੀ ਪਹ ਫਟੀ ਵਗਨਿ ਬਹੁਤੁ ਤਰੋਗ ॥ 


ਅਚਰਜ ਰੂਪ ਸੈਤਨ ਰਚੇ ਨਾਨਕ ਨਾਮਹਿ ਰੋਗ ॥। (ਮ: #--319) 
12. “ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ।| 
ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥ (ਮ: 3--565) 


1. ਸਵੇਰ-ਸਾਰ 3. ਦਿਨ ਰਾਤ 3. ਚਿੰਤਾ ਨਹੀਂ ਲੱਗੇਗੀ ੪. ਦੁੱਖ, ਸੈਕਟ ਦੂਰ ਹੋ ਜਾਣਗੇ 
5. ਤੌਂ 6. ਉਜ੍ਹ ==ਪੰਜ ਇਸ਼ਨਾੀਨਾ ; ਮੁਸਲਮਾਨ ਨਮਾਜ਼ ਜਾਂ ਭਜਨ-ਬੰਦਗੀ ਕਰਨ ਤੋਂ ਪਹਿਲੋ' ਹੱਥ“ 
ਮ੍ਹੰਹ ਧੋ ਲੈਂਦੇ ਹਨ 7. ਰਾਤ ਨੂੰ ਭਗਤੀ ਜਾਂ ਨਾਮ ਦੀ ਕਸਤ੍ਰਰੀ ਵੰਡੀ ਜਾਂਦੀ ਹੈ, ਜੋ ਸੁੱਤੇ ਰਹਿੰਦੇ ਹਨ , 
ਉਨ੍ਹਾਂ ਨੂੰ ਕੁਝ ਨਹੀ' ਮਿਲਦਾ, ੪. ਪ੍ਰਸ਼ਨ ਕਰਦੇ ਹਨ ਸਵੇਰ ਸਾਰ ਨਾਮ ਕਿਸਦਾ ਲੈਣਾ ਚਾਹੀਦਾ ਹੈ 
9. ਉੱਤਰ ਦਿੰਦੇ ਹਨ ਨਾਮ ਉਸ ਪਰਮੇਸ਼ਰ ਦਾ ਲੈਣਾ ਚਾਹੀਦਾ ਹੈ ਜੋ ਜ਼ਿੰਦਗੀ-ਮੌਤ (ਭੈਨਣ-ਘੜਨ) 
ਦਾ ਮਾਲਕ ਹੈ 10. ਔਖੇ ਰਸਤੇ 1. ਸਵੌਰ-ਸਾਰ ਜਦ ਚਿੜੀਆਂ ਚ੍ਰਕਦੀਆਂ ਹਨ ਅਤੇ ਪੌਹ ਫ੍ਰਟਦੀ 
ਹੈ 12 ਜਿਸ ਵੇਲੇ ਵੀ ਉਸ ਸੰਚੇਂ ਪਰਸੈਂਸ਼ਰ ਨਾਲ - ਪਿਆਰ ਕੀਂਤਾ- ਜਾਵੇਂ ਉਹੀ ਸੱਚਾ ਵੋਲਾ, ਸੱਚਾ 
ਮਹੂਰਤ ਹੈ । 





ਸਤਿ ਸੰਗਤ 


ਗੁਰਮਤਿ ਵਿੱਚ ਸਤਿਸੈਗ ਦੀ ਭਾਰੀ ਮਹਿਮਾ ਹੈ ਅਤੇ ਜੀਵ ਨੂੰ ਬਾਰ-ਬਾਰ 
ਸਤਿਸੈਗ ਵਿੱਚ ਆਉਣ ਦਾ ਉਪਦੇਸ਼ ਦਿੱਤਾ ਗਿਆ ਹੈ । ਸੱਚਾ ਸਤਿਸੈਗ ਕੀ ਹੈ $ 
ਕਥਾ-ਕੀਰਤਨ ਕਰ ਲੈਣ,, ਭਾਸ਼ਨ, ਗੋਸ਼ਟੀਆਂ, ਵਾਦ-ਵਿਵਾਦ ਕਰ ਲੈਣਾ, ਇੱਕ 
ਥਾਂ ਜੁੜ ਕੇ ਪਰਮੇਸ਼ਰ ਦੀ ਮਹਿਮਾ ਕਰ ਲੈਣਾ, ਰਾਗ-ਨਾਦ, ਗੀਤ ਆਦਿ ਗਾ ਲੈਣਾ 
ਸਤਿਸੈਗ ਨਹੀਂ' ਹੈ । ਸਤਿ (ਸੱਚ) ਦੀ ਸੈਗਤ (ਸਾਥ) ਹੀ ਸੱਚਾ ਸਤਿਸੈਗ ਹੈ । 
ਬਾਣੀ ਵਿੱਚ ੈਸ ਵਾਹਿਗੁਰੂ, ਅਕਾਲ-ਪੁੁਰਖ, ਪਰਮੇਸ਼ਰ ਨੂੰ, ਉੱਸ ਦੇ ਪ੍ਰਤਖ ਰੂਪ 
ਸਤਿਗੁਰੂ ਨੂੰ ਅਤੇ ਨਾਮ ਜਾਂ ਸ਼ਬਦ ਨੂੰ ਸਤਿ ਮੰਨਿਆ ਗਿਆ ਹੈ । ਇਸ ਲਈ 
ਪਰਮੇਸ਼ਰ ਦਾ ਮਿਲਾਪ ਸਤਿਸੈਗ ਹੈ, ਸੱਚੇ ਸਤਿਗੁਰੂ ਦੀ ਸੋਗਤ ਸਤਿਸੇਗ ਹੈ ਅਤੇ 
ਅੰਦਰ ਨਾਮ ਜਾਂ ਸ਼ਬਦ ਵਿੱਚ ਲੀਨ ਹੋਣਾ ਸਤਿਸੈਗ ਹੈ । 

ਸੱਚਾ ਸਤਿਸੰਗ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ ; ਅੰਤਰੀ ਅਤੇ ਬਾਹਰੀ । 
ਆਪਣੇ ਅੰਦਰ ਸ਼ਬਦ, ਸਤਿਗੁਰੂ ਅਤੇ ਪਰਮੇਸ਼ਰ ਨਾਲ ਮਿਲਾਪ ਕਰਨਾ ਅੰਤਰੀ 
ਸਤਿਸੈਗ ਹੈ ਅਤੇ ਬਾਹਰ ਪੁਰੇ ਸਤਿਗੁਰੂ, ਪੂਰੇ ਸੈਤ, ਪੂਰੇ ਸਾਧ ਜਾਂ ਬ੍ਹਮ-ਗਿਆਨੀ 
ਦੀ ਸੈਗਤ ਕਰਨਾ ਸਤਿਸੰਗ ਹੈ । 

ਪੁਰਨ ਮਹਾਤਮਾ ਦਾ ਸਤਿਸੈਗ ਵਹਿਮ-ਭਰਮ, ਡਰ-ਸੋਸੇ, ਅਗਿਆਨਤਾ, 
ਹਉਮੈ ਦੀਆਂ ਜਨਮਾਂ-ਜਨਮਾਂ ਦੀਆਂ ਮੈਲਾਂ ਧੋਣ ਵਾਲਾ ਸੱਚਾ ਤੀਰਥ ਹੈ । ਇਹ 
ਉਸ ਸੱਚੇ ਗਿਆਨ ਦਾ ਸੋਮਾ ਹੈ, ਜਿਸ ਵਿੱਚ ਜੀਵ ਨੂੰ ਮਨੁੱਖਾ ਜਨਮ ਦੇ ਅਸਲ 
ਮਨੌਰਥ ਦਾ ਪਤਾ ਲਗਦਾ ਹੈ, ਪਰਮੇਸ਼ਰ ਦੇ ਘਰ ਦੀ ਖ਼ਬਰ-ਸਾਰ ਮਿਲਦੀ ਹੈ, ਮਨ- 
ਮਤ ਮਾਰਗ ਤੋ' ਖਹਿੜਾ ਛੁਟਦਾ ਹੈ, ਪਰਮੇਸ਼ਰ ਪ੍ਰਾਪਤੀ ਦੇ ਸੱਚੇ ਮਾਰਗ ਦਾ ਪਤਾ 
ਲੱਗਦਾ ਹੈ ਅਤੇ ਇਸ ਮਾਰਗ ਉੱਤੇ ਚੱਲਣ ਦਾ ਸ਼ੌਕ ਅਤੇ ਬਲ ਪ੍ਰਾਪਤ ਹੁੰਦਾ ਹੈ । 
ਸੱਚੇ ਸਤਿਸੈਗ ਵਿੱਚ ਕੇਵਲ ਪਰਮੇਸ਼ਰ ਜਾਂ ਸ਼ਬਦ ਰੂਪੀ ਸਤਿ ਦੀ ਮਹਿਮਾ ਕੀਤੀ . 
ਜਾਂਦੀ ਹੈ । ਸਤਿਸੋਗ ਵਿੱਚ ਕਿਸੇ ਦੀ ਨਿੰਦਿਆ-ਚਗ਼ਲੀ ਨਹੀ ਕੀਤੀ ਜਾਂਦੀ, ਕਿਸੇ 
ਵਿਸ਼ੇਸ਼ ਵਰਣ, ਜਾਤੀ, ਕੌਮ ਨੂੰ ਵਡਿਆਤੇਣ, ਛੁਟਿਆਤੇਣ ਦਾ ਜਤਨ ਨਹੀ ਕੀਤਾ 
ਜਾਂਦਾ । ਚਹੁਆਂ ਵਰਣਾਂ ਲਈ ਇੱਕੋ ਸਾਂਝੇ ਨਾਮ ਦਾ ਹੋਕਾ ਦਿੱਤਾ ਜਾਂਦਾ ਹੈ : 
ਸਤਿ ਸੈਗਤਿ ਕੈਸੀ ਜਾਣੀਐ ॥ ਜਿਥੇ ਏਕੋ ਨਾਮੁ ਵਖਾਣੀਐ ॥ (ਮ: 1, ਪੰ. 72) 

ਇਨਸਾਨ ਸੈਗਤ ਦਾ ਬਹੁਤ ਜਲਦੀ ਅਸਰ ਕਬੂਲ ਕਰਦਾ ਹੈ । ਬੁਰੀ ਸੰਗਤ 
ਬ੍ਰੇ ਵਿਚਾਰਾਂ, ਬੁਰੇ ਕਰਮਾਂ ਦੀ ਜਨਮ-ਦਾਤਾ ਬਣਦੀ ਹੈ ਅਤੇ ਪੂਰਨ ਸੰਤਾਂ ਦੀ ਸੱਚੀ 
ਸੈਗਤ ਵਿੱਚ ਪਰਮੇਸ਼ਰ ਪ੍ਰਾਪਤੀ ਦੀ ਪ੍ਰਬਲ ਇੱਛਾ ਉਤਪੰਨ ਹੁੰਦੀ ਹੈ : ਹਰਿ ਕੇ ਗੁਣੁ 


ਸਤਿੰ-ਸਗਤ 168 


ਹਰਿ ਭਾਵਦੇ ਸੇ ਗੁਰੂ ਤੇ ਪਾਏ (ਮ: 1,ਪੰ. 725) ॥ ਪ੍ਰੈਮ ਦਇਆ, ਭਗਤੀ, ਨਿਮਰਤਾ 
ਦੇ ਪੁੰਜ ਸਤਿਗੁਰੂ ਦੀ ਸੇਗਤ ਦੁਆਰਾ ਜੀਵ ਵਿੱਚ ਵੀ ਹੌਲੀ-ਹੌਲੀ ਐਸੇ ਗ੍ਰਣਾਂ ਦਾ 
ਸੈਚਾਰ ਹੁੰਦਾ ਹੈ । ਜਿਵੇਂ ਲੱਕੜ ਦੀ ਸੈਗਤ ਵਿੱਚ ਲੋਹਾ ਵੀ ਤਰ ਜਾਂਦਾ ਹੈ, ਚੈਢਨ 
ਦੀ ਸੈਗਤ ਵਿੱਚ ਰਹਿਣ ਵਾਲਾ ਨਿੱਮ ਦਾ ਬਿਰਖ ਵੀ ਚੋਦਨ ਸਮਾਨ ਸੁਗੈਧੀ- 
ਭਰਪੂਰ ਹੋ ਜਾਂਦਾ ਹੈ, ਪਾਰਸ ਨਾਲ ਲਗ ਕੇ ਲੋਹਾ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ 
ਸਤਿ ਨਾਲ ਅਭੇਦ ਹੋ ਚੁਕੇ ਸਤਿਗੁਰੂ ਦੀ ਸੈਗਤ ਦੁਆਰਾ ਤੁੱਛ, ਨਿਰਬਲ, 
ਅਗਿਆਨੀ, ਪਾਂਪੀ ਜੀਵ ਵੀ ਹਰ ਤਰ੍ਹਾਂ ਦੀਆਂ ਮੈਲਾਂ ਤੋ" ਮੁਕਤ ਹੋ ਜਾਂਦਾ ਹੈ ਅਤੇ 
ਪਰਮੇਸ਼ਰ ਰੂਪੀ ਸਤਿ ਵਿੱਚ ਸਮਾ ਕੇ ਆਪ ਵੀ ਸਤਿ ਦਾ ਹੀ ਰੂਪ ਹੋ ਜਾਂਦਾ ਹੈ । 


1. ਜਿਸ ਨੋ ਆਪੇ ਰੋਗੇ ਸੁ ਰਪਸੀ' ਸਤ ਸੈਗਤਿ ਮਿਲਾਇ ।। 

ਪੁਰੇ ਗੁਰ ਤੇ ਸਤ ਸੈਗਤਿ ਉਪਜੈ ਸਹਜੇ ਸਚਿ ਸੁਭਾਇ । (ਮੰ: 3--427) 
2. ਸਤ ਸੈਗਤਿ ਉਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ।। 

ਹਰਿ ਕਿਰਪਾ ਧਾਰਿ ਮੇਲਹੁ ਸਤ ਸੰਗਤਿ ਹਮ ਧੋਵਹ ਪਗ ਜਨ ਕੇ ॥ (731) 
3. ਜਨਮ ਜਨਮ ਕੇ ਲਾਗੇ 'ਬਿਖੁ ਮੌਰਚਾ ਲਗਿ ਸੇਗਤਿ ਸਾਧ ਸਵਾਰੀ” ॥ 

“ਜਿਉ ਕੇਚਨੁ ਬੇਸੈਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ । _ (666) 
4. ਸਚੀ 'ਬੈਸਕ ਤਿਨਾ ਸੈਗਿ ਜਿਨ ਸੰਗਿ ਜਪੀਐ ਨਾਉ ॥ 

ਤਿਨ ਸੈਗਿ ਸੈਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ” ॥ _ (520) 
5. ਸਾਸਤ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥ 

ਰਾਮਨਾਮੁ ਪੜਹੁ ਗਤਿ ਪਾਵਹੁ 'ਸਤਸੈਗਤਿ ਗੁਰਿ ਨਿਸਤਾਰੇ । (ਮ: 2-983) 
6. ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ 

ਭ੍ਮ ਕੀ ਜਾਲੀ ਤਾਕੀ ਕਾਟੀ ਜਾਕਉ ਸਾਧ ਸੈਗਤਿ ਬਿਸ੍ਰਾਸਾ । (ਮ: 5--208) 
?. ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੈਗਤਿ ਸੁਵਰਨ "ਹੋਇ ਜਾਇ ॥ 

ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ।। (ਮ: 4--303) 
8. ਮਿਲਿ ਸਤਸੰਗਤਿ ਹਰਿ ,ਪਾਈਐ ਗ੍ਰਰਮੁਖਿ ਹਰਿ ਲਿਵ ਲਾਇ । 
ਆਪੁ ਗਇਆ ਸੁਖੁ ਪਾਇਆ "ਮਿਲਿ ਸਲਲੈਂ ਸਲਲ ਸਮਾਇ ॥ (ਮ: 1--22) 

9. ਪੂਰੈ ਭਾਗਿ ਸਤਸੈਗਿਤ ਲਹੈ ਸਤਗੁਰੁ ਭੇਟੈ ਜਿਸੁ ਆਇ ॥ 

!. ਸੋ-ਰਪ-ਸੀ==ਉਹੀ ਰੰਗਿਆ ਜਾਵੇਗਾ ; ਭਾਵ, ਜਿਸ ਨੂੰ ਉਹ ਆਪ ਰੈਗੇਗ' ਉਹੀ ਰੰਗਿਆ 
ਜਾਵੇਗਾ 2, ਵਿਸ਼ਿਆਂ-ਵਿਕਾਰਾਂ ਜਾਂ ਪਾਪਾਂ ਦੀ ਮੌਲ (ਜ਼ੋਗ) 3. ਦੂਰ ਕੀਤੀ 4. ਜਿਸ ਤਰ੍ਹਾਂ ਸੌਨੇ ਨੂੰ 
ਅਗਨੀ ਵਿੱਚ ਭਾਉਣ ਨਾਲ ਇਸਦੀਆਂ ਮੌਲਾਂ ਕੱਟੀਆਂ ਜਾਂਦੀਆਂ ਹਨ 5, ਸੰਗਤ 6. ਸੁਆਰਥ 
7. ਸਤਿਗੁਰੂ ਦੀ ਸੰਗਤ ਨਾਲ ਨਿਸਤਾਰਾ, ਨਿਬੇਂੜਾ ਹ੍ਰੰਦਾ ਹੈ,8.,ਸੋਨਾ ੪. ਪਾਣੀ ਦਾ ਪਾਂਣੀ ਵਿੱਚ ਮਿਲਣਾ । 


166 ਗੁਰਮਤਿ ਸਿੰਧਾਂਤ 


10, 


ਜਿਨੀ ਸਖ? ਕੌਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥! (ਪੰ: 35,37) 
ਮਹਿਮਾ ਸਾਧੂ ਸੈਗ ਕੀ ਸੁਨਹੁ ਮੇਰੇ ਮੀਤਾ ॥ 
ਮੈਲੁ ਖੋਈ ਕੋਟਿ” ਅਘ ਹਰੇ ਨਿਰਮਲ ਭਏ ਚੀਤਾ ॥ (ਮ: 5--809) 


11. ਨਦਰਿ ਪ੍ਰਭੂ ਸਤ ਸੈਗਤਿ ਪਾਈ ਨਿਜਘਰਿ ਹੋਆ ਵਾਸਾ ॥ 


12. 


13. 


12. 


15. 


16, 


17. 


18, 


19. 


20. 


21. 


ਹਰਿ ਮੰਗਲ ਰਸਿ ਰਸਨ ਰਸਾਏ ਨਾਨਕ ਨਾਮੁ ਪ੍ਰਗਾਸਾ ॥ _(ਮ: %-774) 
ਸਤਸੈਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੋ ਸੁਭਾਏ ॥ 

ਮਨ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ । _ (ਮ: 3--39) 
ਜਗ ਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ।1 

ਸਾਧ ਸਭਾ ਸੇਤਾ ਕੀ ਸੈਗਤਿ ਨਦਰਿ ਪ੍ਰਭੂ ਸੁਖੁ ਪਾਇਆ ॥ _(ਮ: 1--437) 
ਬਿਨੁ ਸੈਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ” ॥ 

ਜਿਨਿ ਕੀਤੇ ਤਿਸੈ ਨ ਜਾਣਨੀ ਬਿਨੁ ਨਾਵੈ ਸਭਿ ਚੋਰ ॥ _ (ਮ: 3--427) 
ਮੌਹ ਰੋਗ ਸੋਗ ਤਨੁ ਬਾਧਿਓ ਬਹੁ ਜੋਨੀ ਭਰਮਾਈਐ ॥ 

ਟਿਕਨੁ ਨ ਪਾਵੈ ਬਿਨੁ ਸਤ ਸੰਗਤਿ ਕਿਸੁ ਆਗੈ ਜਾਇ ਰੂਆਈਐ ॥ (532) 
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ “ਗੁਰ ਭਾਇ ॥ 

ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥ (ਮ: 1--62) 
ਤੋ੍‌ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥ 

“ਤੁਰੀਆ ਗੁਣ ਸਤਸੈਗਤਿ ਪਾਈਐ ਨਦਰੀ ਪਾਰਿ ਉਤਾਰੀ ।। (ਮ: 3, 1260) 
ਵਡੇ ਭਾਗਿ ਸਤ ਸੈਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥ 
“ਅਠਸਠਿ ਤੀਰਥ ਮਜਨੁ ਕੀਆ ਸਤ ਸੈਗਤਿ ਪਗ ਨਾਏ ਧੂਰਿ” ॥ (1198) 
ਸਤ ਸੈਗਤਿ ਕੀ ਰੇਣ" ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ “ ।। 
ਕਹੁ ਨਾਨਕ “ਰੋਗਿ ਚਲ੍ਹਲ ਭਏ ਹੈ ਹਰਿ ਰੋਗੁ ਨ ਲਹੈ”' ਮਜੀਠਾ ॥ (1212) 
ਕਬੀਰ ਏਕ ਘੜੀ ਆਧੀ ਘਰੀ ਆਧੀ ਹਰੈ ਤੇ ਆਧ ॥ 


ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥ (ਕਬੀਰ, 1377) 
ਕਬੀਰ ਸੈਗਤਿ ਸਾਧ ਕੀ ਦਿਨ ਦਿਨ ਦੂਨਾ ਹੇਤ ॥. 
“ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥ (ਕਬੀਰ, 1369) 


10, ਸਖੀਆਂ (ਸਤਿਸੰਗੀ ਸਾਥੀਆਂ) ਨੇ 11. ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੱਤਾ 12. ਦਇਆਂ 
13. ਪੱਸ੍ਹ 14. ਗੁਰੂ ਦੇ ਭਾਣੇ ਵਿੱਚ ਆ ਕੇ 15. ਚੌਥੇ ਪਦ (ਸੱਚਖੰਡ) ਦੀ ਅਡੋਲ ਅਫੁੱਸਥਾਂ 
ਪ੍ਰਭੂ ਦੀ ਨਦਰ ਜਾਂ ਕਿਰਪਾ ਨਾਲ ਪ੍ਰਾਪਤ ਰੋਂਦੀ ਹੈ 16. ਅਨਾਹਨ ਤੀਰਥਾਂ ਦਾ ਇਸ਼ਨਾਨ !$. ਧੂੜ 
18, ਇਸ਼ਨਾਨ 19. ਗ੍ੂਹੜਾ ਲਾਲ ਰੋਗ 20. ਪੱਕਾ ਰੌਗ 3! . ਸੇਤ ==ਸਫ਼ੇਦ, ਚਿੱਟੀ; ਮਨਮ੍ਰੱਖ ਕਾਲੀ 
ਕੌਬਲੀ ਵਾਂਗ ਹੈ ਜੋ ਧੌਤਿਆਂ ਕਦੇ ਚਿੱਟੀ ਨਹੀਂ' ਹ੍ਰੰਦੀ । 


ਕਸੋਗਤ 164 


22. "ਕਬੀਰ ਸੈਗਤਿ ਕਰੀਐ ਸਾਧ ਕੀ ਅਤਿ ਕਰੈ ਨਿਰਬਾਹੂ ॥ 


__ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥ (ਕਬੀਰ, 1369) 
23. ਕਬੀਰ ਸਾਧੂ ਕੀ ਸੈਗਤਿ ਰਹਉ ਜਉ ਕੀ ਭੂਸੀ ਖਾਉ ॥ 
ਹੋਨਹਾਰੁ ਸੋ ਹੋਇ ਹੈ ਸਾਕਤ ਸੈਗਿ ਨ ਜਾਉ ॥ (ਕਬੀਰ, 1369) 


24. ਕਬੀਰ ਚੋਦਨ ਕਾ ਬਿਰਵਾ” ਭਲਾ ਬੇੜ੍ਓ ਢਾਕ ਪਲਾਸ ॥ 

ਓਇ ਭੀ ਚੰਦਨ ਹੋਇ ਰਹੇ ਬਸੇ ਜੁ ਚੇਦਨ ਪਾਸਿ ॥ (ਕਬੀਰ, 1365) 
25. "ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥ 

ਓਹੁ ਨਿਤ ਸੁਨੈ ਹਰਿਨਾਮ ਜਸੁ ਉਹ ਪਾਪ ਬਿਸਾਹਨ ਜਾਇ ।(ਕਬੀਰ, 1367) 
26. ਸਤ ਜਨਾ ਕੇ ਸੋਗਿ ਮਿਲੁ ਬਉਰੇ ਤਉ ਪਾਵਹਿ ਮੌਖ ਦੁਆਰੁ ।। 

ਬਿਨੁ ਸਤ ਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ (1200) 
27. ਸੋਈ ਚਤੁਰੁ ਸਿਆਣਾ ਪਡਿਤੁ ਸੋ ਸੂਰਾ ਸੋ ਦਾਨਾਂ ॥ 

ਸਾਧ ਸੈਗਿ ਜਿਨਿ ਹਰਿ ਹਰਿ ਜਪਿਓਂ ਨਾਨਕ ਸੋ ਪਰਵਾਨਾ ॥(ਮ: 5--1221) 


ਕ੍ਰਸੰਗਤ 

ਹਰ ਜੀਵ ਉੱਤੇ ਸੈਗਤ ਦਾ ਬਹੁਤ ਛੇਤੀ ਅਸਰ ਹੁਂਦਾ ਹੈ । ਮਨਮੁੱਖ, 
ਦੁਰਜਨ, ਨਿੰਦਕ ਅਤੇ ਸਾਕਤ ਦੀ ਸੋਗਤ ਜਗਿਆਸੂ ਉੱਤੇ ਬਹੁਤ ਬੁਰਾ 
ਅਸਰ ਪਾਉ'ਦੀ ਹੈ, ਕਿਉਕਿ ਕਾਲੋਂ ਭਾਂਡੇ ਨੂੰ ਛੂਹਣ ਨਾਲ ਕੋਈ ਨਾ ਕੋਈ ਦਾਗ਼ 
ਅਵੱਸ਼ ਹੀ ਲੱਗ ਜਾਂਦਾ ਹੈ । ਕ੍ਰਸੈਗਤ ਵਿੱਚ ਹਰੀ ਵਿੱਸਰ ਜਾਂਦਾ ਹੈ, “ਕਾਮ! 
ਵਲ ਧਿਆਨ ਨਹੀ ਜਾਂਦਾ, ਅਨੇਕ ਵਿਕਾਰ ਅਤੇ ਪਾਪ ਜਮਾਂ ਹੋ ਜਾਂਦੇ ਹਨ। 
ਐਸੀ ਸੈਗਤ ਵਿੱਚ ਜੀਵ ਮਨਮੁੱਖਤਾ ਅਧੀਨ ਅਪਣਾ ਅਕਾਜ ਕਰ ਲੈਦਾ ਹੈ । ਜਿਨ੍ਹਾਂ 
ਦੀ ਸੈਗਤ ਵਿਚ ਸਾਨੂੰ 'ਹਰਿ' ਜਾਂ 'ਹਰਿ ਨਾਮ' ਵਿੱਸਰ ਜਾਂਦਾ ਹੈ, ਉਹ ਕ੍ਰਸੈਗੀ ਹਨ । 
ਅਜਿਹੇ ਲੋਕਾਂ ਨੂੰ 'ਹਰਿ' ਦੀ ਪੂਜਾ ਨਹੀ ਭਾਰੇਦੀ । ਉਹ ਲੋਕ ਮੱਖੀ ਵਾਂਗ 
ਸੁਗੈਧ ਨੂੰ ਤਜ ਕੇ, ਦੁਰਗੰਧ ਉੱਤੇ ਬੈਠਣਾ ਚਾਹੁੰਦੇ ਹਨ । ਇਸ ਲਈ ਗੂਰ- 
ਬਾਣੀ ਜੀਵ ਨੂੰ ਕੁਸੈਗਤ ਤੋ ਬਚ ਕੇ ਰਹਿਣ ਦਾ ਅਤੇ ਐਸੀ ਸਤਿ-ਸੋਗਤ ਖੋਜਣ 
ਦਾ ਉਪਦੇਸ਼ ਕਰਦੀ ਹੈ, ਜਿਸ ਵਿੱਚ ਹਰੀ ਦੀ ਸੋਝੀ ਪ੍ਰਾਪਤ ਹੋਵੇ ਅਤੇ ਹਿਰਦੇ ਵਿੱਚ 
ਉਸ ਦੀ ਭਗਤੀ ਦਾ ਪਿਆਰ ਪੈਦਾ ਹੋਵੇ । 

22. ਸਾਧੂ ਦੀ ਸੈਗਤ ਕਰਨੀ ਚਾਹੀਦੀ ਹੈ ਜੌ ਅੰਤ ਤਕ ਨਾਲ ਨਿਭਦੀ ਹੈ, ਨਾ ਕਿ ਮਨਮੁੱਖ 
ਦੀ ਸੰਗਤ ਜੋ ਵਿਨਾਸ਼ ਦਾ ਕਾਚ਼ਨ ਬਣਦੀ ਹੈ; ਬਿਨਾਹ=- ਵਿਨਾਸ਼, ਤਬਾਹੀ 23. ਦਰਖ਼ਤ 24. ਸਾਧੂ ਦੀ 


ਕ੍ਰੱਤੀ ਚੰਗੀ, ਮਨਮੁਰੱਖ ਦੀ ਮਾਤਾ ਕੁਝ ਨਹੀ ਕਿਉਕਿ ਉਹ ਤਾਂ ਰੌਜ ਹਰੀ ਦਾ ਜੱਸ ਸੁਣਦੀ ਹੈ, ਪਰ 
ਉਹ ਪਾਪ ਇਕੱਠੇ ਕਰਨ ਜਾਂਦੀ ਰੈ । 


ਅਲ 


168 ਗੁਰਮੀਤ ਸਿਧਾਂਤ 


1. ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥ 


ਸੈਗਿ ਕੁਸੋਗੀ ਬੈਸਤੇ ਤਬ ਪੂੂਛੇ ਧਰਮਰਾਇ ॥ (ਕਬੀਰ, 1375) 
2. ਕਬੀਰ ਮਾਰੀ ਮਰਉ ਕ੍ਰਸੰਗ ਕੀ ਕੇਲੇ ਨਿਕਟਿ ਜੁ ਬੇਰਿ 1 
ਉਹ ਝੂਲੈ ਉਹ ਚੀਰੀਐ ਸਾਕਤ ਸੈਗੁ ਨ 'ਹੇਰਿ ॥ (ਕਬੀਰ, 1369) 


3. ਕਬੀਰ ਸਾਕਤ ਸੋਗੁ ਨ ਕੀਜੀਐ ਦੂਰਹਿ ਜਈਐ ਭਾਗਿ ॥ 
“ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੇ ਦਾਗੂ ॥ (ਕਬੀਰ, 1371) 
4. ਕਬੀਰ ਸਾਕਤ ਐਸਾ ਹੈ ਜੈਸੀ ਲਸਨ ਕੀ ਖ਼ਾਨਿ ॥ 


ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥ (ਕਬੀਰ, 1365) 
5. ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥ 
'ਮਾਖੀ ਚੈਦਨ ਪਰਹਰੈ ਜਹ ਬਿਗੈਧ ਤਹ ਜਾਇ ।। (ਕਬੀਰ, 1368) 


6. ਕਲਰ ਕੇਰੀ ਛਪੜੀ ਕਉਆ ਮਲਿ ਮਲਿ ਨਾਇ ॥ 

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੋਧੀ ਆਇ ।। 

#ਸਰਵਰੁ ਹੈਸਿ ਨ ਜਾਣਿਆ ਕਾਗ ਕੁਪੰਖੀ ਸੇਗਿ ॥ 

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ।। (ਮ: 1--1411) 
7. ਸਾਕਤ ਸੈਗੁ ਨ ਕੀਜਈ ਪਿਆਰੇ ਜੇਕਾ ਪਾਰਿ ਵਸਾਇ ॥ 

ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੁੰ ਮੁਹਿ ਕਾਲੈ ਉਠਿ ਜਾਇ ।। (641) 
8. “ਮੈ ਜਾਨਿਆ ਵਡਹੈਸੁ ਹੈ ਤਾ ਮੈ ਕੀਆ ਸੋਗ ॥ 


ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ । (ਮ: 3-585) 
9. ਮਨਮੁਖ ਉਭੇ ਸੁਕਿ ਗਏ ਨਾ ਫਲ ਤਿੰਨਾ ਛਾਉ ।। 

ਤਿੰਨਾ ਪਾਸਿ ਨ ਬੈਸੀਐ 'ਓਨਾ ਘਰੁ ਨ ਗਿਰਾਉ ॥ (ਮ: 3--66) 
10. 'ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੇਨਿ ॥ 

ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੈਨਿ੍‌ । _ (ਮ: 3--854) 


1. ਨਾਂ ਕਰ, ਨਾਂ ਢੂੰਡ 2. ਕਾਲੇ ਭਾਂਡੇ ਨੂੰ ਛਰਹਣ ਨਾਲ ਹੀ ਕਾਲੂਖ ਲੱਗ ਜਾਂਦੀ ਹੈ 3. ਲਸਨ 
ਭਾਵੇ' ਲੁਕ ਕੇ ਜਾਂ ਲੁਕੋ ਹੀ ਕਿਉ` ਨਾ ਖਾਧਾ ਜਾਵੇ ਆਖ਼ਰ ਪ੍ਰਗਟ ਹੋ ਜਾਂਦਾ ਹੈ 4. ਮੱਖੀ ਚੋਦਨ ਡੂੰ 
ਛੱਡ ਕੇ ਦੁਰਗੈਧ ਉੱਤੇ ਜਾਂਦੀ ਹੈ, ਇਸੇ ਤਰ੍ਹਾਂ ਪਾਪੀ ਨੂੰ ਪ੍ਰਭੂ-ਭਗਤੀ ਨਹੀ` ਭਾਉ'ਦੀ 6. ਹੰਸ (ਜੀਵ) 
ਨੇ ਕੁਸੈਗਤ ਵਿੱਚ ਪੈ ਕੇ ਗੁਰੂ ਜਾਂ ਸ਼ਬਦ ਰੂਪੀ ਮਾਨਸਰੋਵਰ ਦੀ ਪਛਾਣ ਨਾਂ ਕੀਤੀ ੪. ਮੈ" ਤਾਂ ਸੱਚਾ 
ਹੌਸ ਜਾਂ ਗੁਰਮੁਖ ਸਮਝ ਕੇ ਸੰਗਤ ਕੀਤੀ ਸੀ, ਜੇ ਪਤਾ ਹ੍ਰੰਦਾ ਇਹ ਬਗਲਾ (ਪਖੰਡੀ ਭਗਤ) ਹੈ ਤਾਂ ਭੁੱਲ 
ਕੇ ਵੀ ਇਹਦੀ ਸੌਗਤ ਨਾ ਕਰਦੀ 7. ਮਨਮੁਖ ਭਗਤੀ ਤੋਂ" ਥਿਨਾ (ਬਿਰਛਾਂ ਵਾਂਗ) ਸੁੱਕ ਗਏ 8. ਉਨ੍ਹਾਂ 
ਦਾ ਕੋਈ ਘਰ-ਘਾਟ ਨਹੀਂ, ਭਾਵ ਉਨ੍ਹਾਂ ਨੂੰ ਕਿਤੇ ਢੋਈ ਨਹੀ 9. ਜੌ ਅਗਿਆਨੀ ਮਨਮੁਖਾਂ ਨਾਲ 
ਪਿਆਰ ਕਰਦੇ ਹਨ ਅਤੇ ਪ੍ਰਭੂ-ਭਗਤਾਂ ਨਾਲ ਝਗੜਾ ਕਰਦੇ ਹਨ, ਉਹ ਨਰਕਾਂ ਦੇ ਦੁੱਖ ਸਹਿੰਦੇ ਹਨ । 


ਨਿੰਦਾ 

ਗੁਰਬਾਣੀ ਵਿੱਚ ਥੋੜ੍ਹਾ ਸੌਣ ਅਤੇ ਥੋੜ੍ਹਾ ਖਾਣ ਨੂੰ ਪਰਮਾਰਥਕ ਉਨਤੀ ਲਈ 
ਸਹਾਈ ਮੰਨਿਆ ਗਿਆ ਹੈ । ਦੁਨੀਆਂਦਾਰ ਸਾਰੀ ਰਾਤ ਸੌ ਕੇ ਗਵਾ ਲੈਦੇ ਹਨ 
ਅਤੇ ਸਾਰਾ ਦਿਨ ਮਾਇਆ ਦੇ ਕਾਰ-ਵਿਹਾਰ ਜਾਂ ਫ਼ਜ਼ੂਲ ਦੀਆਂ ਗੱਲਾਂ-ਗੱਪਾਂ ਵਿੱਚ 
ਜ਼ਾਇਆ ਕਰ ਲੈਦੇ ਹਨ । ਫ਼ਰੀਦ ਸਾਹਿਬ ਕਹਿੰਦੇ ਹਨ ਜਿਨ੍ਹਾਂ ਨੇ ਚਾਰ ਦਿਨ ਖਾ 
ਕੇ ਗੁਆ ਲਏ, ਚਾਰ ਦਿਨ ਸੇ” ਕੇ ਗੁਆ ਲਏ, ਰੱਥ ਉਨ੍ਹਾਂ ਨੂੰ ਲੇਖਾ ਪੁੱਛੇਗਾ ਕਿ 
ਤੁਹਾਨੂੰ ਦੁਨੀਆਂ ਵਿੱਚ ਭੇਜਿਆ ਕਿਸ ਕੰਮ ਲਈ ਸੀ ਅਤੇ ਤੁਸਾਂ ਕੀਤਾ ਕਿਹੜਾ ! 
ਜਿਨ੍ਹਾਂ ਭਾਗਾਂ ਵਾਲੇ ਜੀਵਾਂ ਨੂੰ ਸੈਸਾਰ ਵਿੱਚ ਆਉਣ ਦਾ ਅਸਲ ਮਨੋਰਥ ਯਾਦ ਹੈ 
ਅਤੇ ਇਹ ਪਤਾ ਹੈ ਕਿ ਮੌਤ ਸਦਾ ਸਿਰ ਉੱਤੋਂ ਖੜੀ ਹੈ, ਉਹ ਕਦੇ ਵੀ ਬੇਫ਼ਿਕਰ ਹੋ 
ਕੇ ਨਹੀ ਸੌਦੇ । ਉਨ੍ਹਾਂ ਨੂੰ ਸਦਾ ਆਪਣੇ ਅਸਲੀ ਜੀਵਨ-ਮਨੋਰਥ ਦੀ ਸਿੱਧੀ, 
ਭਾਵ ਅਕਾਲਪੁਰਖ ਦੀ ਪ੍ਰਾਪਤੀ ਦਾ ਫ਼ਿਕਰ ਰਹਿੰਦਾ ਹੈ । 

ਰੱਬ ਦੇ ਪਿਆਰੇ ਆਪਣੇ ਪ੍ਰੀਤਮ ਦੀ ਯਾਦ ਵਿੱਚ ਰਾਤਾਂ ਨੂੰ ਜਾਗਦੇ ਹਨ । 
ਰਾਤ ਨੂੰ ਜਾਗਣਾ ਫ਼ਕੀਰਾਂ ਦਾ ਦਸਤ੍ਰ ਹੈ । ਰਾਤ ਪ੍ਰੀਤਮ ਨਾਲ ਮਿਲਾਪ ਦਾ ਸਮਾਂ 
ਹੈ। ਇਹ ਸਮਾਂ ਸੇ” ਕੇ ਗੁਜ਼ਾਰ ਦੇਣਾ ਆਪਣੇ ਆਪ ਨਾਲ ਧੋਖਾ ਅਤੇ ਅਨਿਆਂ ਕਰਨ 
ਸਮਾਨ ਹੈ । ਗੁਰੂ ਸਾਹਿਬ ਫ਼ਰਮਾਉ'ਦੇ ਹਨ ਕਿ ਸਾਰੀ ਦੁਨੀਆਂ ਮੋਹ ਮਾਇਆ ਦੀ 
ਨਿੰਦਾ ਵਿੱਚ ਸੁੱਤੀ ਪਈ ਹੈ । ਜਿਹੜੇ ਜੀਵ ਰਾਤਾਂ ਨੂੰ ਜਾਗ ਕੇ 'ਨਾਮ' ਜਾਂ 'ਸ਼ਬਦ' 
ਦੀ ਕਮਾਈ ਕਰਦੇ ਹਨ, ਉਨ੍ਹਾਂ ਨੂੰ ਆਪਣੇ ਮਾਲਿਕ ਕੋਲੋ" ਅਮੋਲਕ ਦਾਤ ਦੀ 
ਪ੍ਰਾਪਤੀ ਹੁੰਦੀ ਹੈ । 


1. ਕਬੀਰ ਸੂਤਾ ਕਿਆ ਕਰਹਿ ਜਾਗੂ ਰੋਇ ਭੈ ਦੂਖ ।। 
ਜਾਕਾ ਬਾਸਾ ਗੌਰ ਮਹਿ ਸੋ ਕਿਉ ਸੋਵੇ ਸੁਖ । 
ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥ 
ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥ 
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੂ ।। 


ਜਾ ਕੇ ਸੋਗ ਤੇ ਬੀਛੁਰਾ ਤਾਹੀ ਕੇ ਸੰਗਿ ਲਾਗੁ । (ਕਬੀਰ, 1371) 
2. ਫਰੀਦਾ ਰਾਤਿ ਕਬੂਰੀ' ਵੰਡੀਐ ਸੁਤਿਆ ਮਿਲੋ ਨ ਭਾਉ ॥ 
ਜਿੰਨਾ ਨੈਣ ਨ'ਹੈਦਾਵਲੇ ਤਿੰਨਾ ਮਿਲਣੁ ਕੁਆਉ ।। (ਫਰੀਦ, 1382) 


1. ਕਸਤੂਰੀ । 


176 ਗੁਰਮਤਿ ਸਿੱਧਾਂਤ 


3. ਫਰੀਦਾ ਚਾਰਿ ਗਵਾਇਆ ਹੈਝਿ” ਕੈ ਚਾਰਿ ਗਵਾਇਆ ਸੰਮਿੰ ॥ 

ਲੇਖਾ ਰਬੁ ਮੰਗੇਸੀਆ ਤਰ ਆਂਹੋ ਕੇਰੇ ਕੇਮਿ ॥ (ਫਗੀਦ, 1379) 
4. ਪਹਿਲਾ ਪਹਰੁ ਧੈਧੈ ਗਇਆ ਦੂਜੈ ਭਰਿ ਸੋਇਆ ।। 

ਤੀਜੈ ਝਾਖ' ਝਖਾਇਆ ਚਉਥੈ ਭੌਰ ਭਇਆ ॥ (ਮੰ: 5--43) 
5. ਰੈਣਿ ਗਵਾਈ ਸੋਇ ਕੇ ਦਿਵਸੁ ਗਵਾਇਆ ਖਾਇ ॥ 

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ (ਮੰ: 1--156) 


ਕਾਇਆ 

ਗੁਰਮਿਤ ਵਿੱਚ ਜੀਵ ਨੂੰ ਆਪਣੀ ਕਾਇਆ ਦੇ ਅੰਦਰੋ“ ਹੀ ਪਰਮਾਤਮਾ ਦੀ 
ਖੋਜ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ । ਕੁਲ ਮਾਲਕ ਸਰਵ-ਵਿਆਪਕ 
ਹੈ ਅਤੇ ਮਨੁੱਖ ਦੀ ਕਾਇਆ ਸਿਰਜ ਕੇ ਆਪ ਇਸ ਦੇ ਅੰਦਰ ਬੈਠਾ ਹੋਇਆ 
ਹੈ । ਮਨੁੱਖੀ ਸਰੀਰ ਇਕ ਅਦੁੱਤੀ ਰਚਨਾ ਹੈ । ਜੋ ਕੁਝ ਕੁਲ ਮਾਲਕ ਨੇ ਬ੍ਰਹਿਮੰਡ 
ਵਿੱਚ ਰੱਖਿਆ ਹੈ, ਉਹ ਪਿੰਡ ਵਿੱਚ ਵੀ ਰੱਖਿਆ ਹੈ । ਗੁਰੂ ਸਾਹਿਬਾਨ ਨੇ ਇਸ 
ਕਾਇਆ ਨੂੰ 'ਸੱਚਾ ਹਰਿਮੰਦਰ' ਅਤੇ 'ਹਰਿ ਕਾ ਹਾਟ' ਕਿਹਾ ਹੈ । ਅਨੇਕ ਖੰਡ, 
ਮੰਡਲ, ਵਰਭੇਡ, ਦੀਪ, ਲੋਅ, ਪਾਤਾਲ, ਤ੍ਰਿਲੋਕੀਆਂ, ਦੇਵੀ-ਦੇਵਤੇ ਆਦਿ ਅਤੇ ਇਨ੍ਹਾਂ 
ਦਾ ਕਰਤਾ ਉਹ ਪਰਮੇਸ਼ਰ ਆਪ, ਇਸ ਕਾਇਆ ਵਿੱਚ ਬ੍ਰਾਜਮਾਨ ਹੈ । ਉਸ ਦੀ 
ਪ੍ਰਾਪਤੀ ਦਾ ਸਾਧਨ ਸ਼ਬਦ ਜਾ ਨਾਮ ਵੀ ਸਾਡੀ ਕਾਇਆ ਦੇ ਅੰਦਰ ਹੈ । ਮਨਮੁੱਖ 
ਅਵੱਲ ਤਾਂ ਮਾਲਿਕ ਨੂੰ ਲੱਭਦੇ ਹੀ ਨਹੀ”, ਜਾਂ ਬਾਹਰ ਹੀ ਬਾਹਰ ਲੱਭਦੇ ਹਨ, ਅੰਦਰ 
ਝਾਤੀ ਨਹੀ" ਮਾਰਦੇ । ਉਹ ਆਪਣਾ ਜੀਵਨ ਵਿਅਰਥ ਗੁਆ ਲੈਦੇ ਹਨ । ਗੁਰਮੁੱਖ 
ਲੋਕ 'ਸੱਚੇ ਸ਼ਬਦ' ਦੁਆਰਾ ਆਪਣੇ ਅੰਦਰੋ“ ਹੀ ਉਸ ਅਲੱਖ, ਅਗੈਮ ਪਰਮੇਸ਼ਰ 
ਨੂੰ ਪਾ ਲੈੱਦੇ ਹਨ, ਮਨਮੁੱਖਾਂ ਵਾਂਗ ਬਾਹਰ ਨਹੀ' ਭਟਕਦੇ । 


ਜਿ 2. ਫਿਰ-ਤ੍ਰ ਕੇ 3. ਸੌ" ਕੇ ੪. ਦੁਨਿਆਵੀ ਕੰਮਾਂ-ਥੈਦਿਆਂ ਵਿੱਚ 8. ਵਿਸ਼ੋ-ਵਿਕਾਰਾਂ 
॥ 





ਕਾਇਆ 123 


"ਕਾਇਆ 

1. ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੇ ਅੰਦਰਿ ਭਾਈ ॥ 

ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥ __ (ਕਬੀਰ, 435) 
2. 'ਵਿਣੁ ਕਾਇਆ ਜਿ ਹੋਰਥੈ ਧਨੁ ਖੌਜਦੇ ਸੇ ਮੂੜ ਬੇਤਾਲੇ ॥ 

ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥ (ਮ: 4--309) 
3. ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥ 

ਮਨਮੁਖੁ ਮੁਗਧੁ ਬੂਝੇ ਨਾਹੀ ਬਾਹਰਿ ਭਾਲਣਿ ਜਾਈ ॥। (ਮ: 3--754) 
4. ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ।। 

ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥ _ (754) 
5. ਕਾਇਆ ਅੰਦਰਿ ਸਭੁ ਕਿਛ ਵਸੈ ਖੰਡ ਮੰਡਲ ਪਾਤਾਲਾ 

ਕਾਇਆ ਅੰਦਰਿ ਜਗ ਜੀਵਨ ਦਾਤਾ ਵਸੇ ਸਭਨਾ ਕਰੇ 'ਪ੍ਰਤਿਪਾਲਾ ॥ 

(ਮ: 5--754) 

6. ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੋਡਾਰਾ ।। 

ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥ 

ਇਸੁ ਕਾਇਆ ਅੰਦਰਿ "ਨਾਮੁ ਨਉਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥ 

ਕਾਇਆ ਅੰਦਰਿ ਤੋਲਿ ਤੋਲਾਵੈ ਆਪੋ ਤੋਲਣਹਾਰਾ ।। (ਮ: 3--754) 
?. ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੈਸਾਰਾ ।। 

ਸਚੈ ਆਪਣਾ ਖੇਲੁ ਰਚਾਇਆ ਆਵਾਗਉਣੁ ਪਾਸਾਰਾਂ ॥ __(ਮ: 3754) 
8. ਕਾਇਆ ਮਹਲੁ ਮੰਦਰੁ ਘਰ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥ 

ਨਾਨਕ ਗੁਰਮੁਖਿ ਮਹਿਲ ਬੁਲਾਈਐ ਹਰਿ ਮੇਲੇ ਮੇਲਣਹਾਰ ।(ਮ: 1--1256) 
9. ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰਕਾਰਾ ॥। 

ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ” ਲਾਧਾ ਗੁਰ ਵੀਚਾਰਾ 11 

(ਮ: 2720) 

“ਮਨੁੱਖਾ ਸਰੀਰ ਦੀ ਅੰਦਰਲੀ ਅਸਲੀਅਤ ਬਾਰੇ ਵਧੇਰੇ ਵਾਕਫ਼ੀ ਲਈ ਦੇਖੋ ਹਜ਼ੂਰ 
ਮਹਾਰਾਜ ਸਾਵਣ ਸਿੰਘ ਜੀ ਦੇ ਸਤਿਸੰਗਾਂ ਦੇ ਸੰਗ੍ਰਹਿ 'ਸੈਤਮਤ ਪ੍ਰਕਾਸ਼ ਭਾਗ ਪਹਿਲਾ` ਵਿੱਚ 
ਸਤਿਸੈਗ : 'ਕਾਇਆ ਕਾਮਣਿ ਅਤਿ ਸੁਆਲਿਓ” ਅਤੇ 'ਕਰ ਨੈਨੌ' ਦੀਦਾਰ ਮਹਲ ਮੇ 
ਪਿਆਰਾ ਹੈ ।' ਦੇਖੋ ਸੈਤਮਤ ਪ੍ਰਕਾਸ਼ ਭਾਗ ਛੇਵਾਂ ਵਿੱਚ ਸਤਿਸੰਗ 'ਘਰਿ ਰਹੁ ਰੇ ਮਨ ਮੁਗਧ- 
੦ ਕੀ ਢਿੱਚ ਸ਼ਤਿਸੇਗ : “ਕਾਇਆ ਕੋਚਨੁ ਸਬਦੁ 

1. ਜੌ ਕਾਇਆ ਤੋਂ ਬਿਨਾ ਕਿਤੇ ਹੋਰ ਖੋਜਢੈ ਹਨ ਉਹ ਮੂਰਖ ਹਨ ; ਉਨ੍ਹਾਂ ਦੀ ਹਾਲਤ ਹਿਰਨ 
ਵਰਗੀ ਹੈ ਜੌ ਕਸਤੂਰੀ ਨੂੰ, ਜੌ ਅਸਲ ਵਿੱਚ ਉਹਦੇ ਆਪਣੇ ਅੰਦਰ ਹੈ, ਬਾਹਰੇ" ਭਾਲਦਾ ਫਿਰਦਾ ਹੈ 
ਲਗਾ ਲੀ ਨਾਮੇ ਫ੍ਰਪੀ ਖ਼ਜ਼ਾਨਾ ੬. ਗੁਰੂ ਦੇ ਉਪਜ਼ੈਸ਼ ਉੱਤੇ ਚੱਲ ਕੇ ਹਰੀ ਨੂੰ ਅੰਦਰੇ' 


172 ਗੁਰਮਤਿ ਸਿੱਧਾਂਤ 


10. ਇਹੁ ਮਨ ਦੇਹੀ ਸੋਧਿ ਤ੍ਰੰ ਗੁਰ ਸਬਦਿ ਵੀਚਾਰਿ ॥ 
_ __ ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥ 
(ਮ: 3--327) 
11. ਮੈ “ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ 
ਇਕੁ ਗ੍ਰਰਮੁਖਿ “ਚਲਤੁ ਦਿਖਾਇਆ ।1 
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ 11(ਮ:4,1191) 
12. 'ਪੁਹਪ ਮਧਿ ਜਿਉਂ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ 


ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ (ਮ: 9-84) 
13. ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥ 
ਅੰਦਰੁ ਖੋਲੇ ਦਿਬ ਦਿਸਟਿ ਦੈਖੋ ਮੁਕਤਿ ਭੈਡਾਰਾ ॥। (ਮ: 3-425) 


14. “ਬਜਰ ਕਪਾਟ ਕਾਇਆ ਗੜ੍੍‌_ ਭੀਤਰਿ ਕੂੜ ਕੁਸਤੁ ਅਭਿਮਾਨੀ 1। 
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ 
ਉਪਾਇ ਕਿਤੇ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ 


ਗੁਰ ਸਬਦੀ ਖੋਲਾਈਅਨਿ ਹਰਿਨਾਮੁ ਜਪਾਨੀ ॥ (ਮ: 3-512) 
15. ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ।| 

ਜੋ ਭਾਵੈ ਸੋ 'ਭੁਚਿ ਤੂ ਗੁਰਮੁਖਿ ਨਦਰਿ ਨਿਹਾਲਿ ॥ (ਮ: 3--569) 
16. “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ 

ਪੀਪਾ ਪ੍ਰਣਵੇ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥ (ਪੀਪਾ, 695) 


5. ਖ਼ਜ਼ਾਨਾ 6. ਖੌਜ-ਖੌਜ ਕੇ, ਦੇਖ-ਦੇਖ ਕੇ 7. ਅਚੌਭਾ; ਮਨਮ੍ਰੱਖ ਪ੍ਰਭੂ ਨੂੰ ਬਾਹਰ 
ਖੋਜ-ਖੋਜ ਕੇ ਮਰ ਗਏ, ਪਰ ਗ੍ਰਰਮੁਖਾਂ ਨੇ ਗ੍ਰਰ੍ਹ ਦੀ ਮੱਤ ਉੱਤੇ ਚੱਲ ਕੇ ਅੰਦਰੋ ਹੀ ਪ੍ਰਾਪਤ ਕਰ 
ਲਿਆ 8. ਜਿਵੇ' ਫੁੱਲ ਦੇ ਅੰਦਰ ਸੁਗੌਧੀ ਹ੍ਦਾ ਹੈ, ਸ਼ੀਸ਼ੇ ਵਿੱਚ ਸ਼ਕਲ ਦਿਸਦੀ ਹੈ, ਇਸੇ ਤਰ੍ਹਾਂ ਹਰੀ 
ਆਪਣੇ ਅੰਦਰ ਹੈ ਤੋ ਅੰਦਰੋ` ਹੀ ਉਸ ਨੂੰ ਖੋਜਣਾ ਚਾਹੀਦਾ ਹੈ 9. “ ਬੱਜਰ-=ਪੱਥਰ ; ਕਿਵਾੜ =- 
ਦਰਵਾਜੇ, ਬੂਹੇ ; ਕਾਇਆ ਰੂਪੀ ਕਿਲ੍ਹੇ ਨੂੰ ਪੱਥਰਾਂ ਵਰਗੇ ਸਖ਼ਤ ਬੂਹੇ ਲੱਗੇ ਹੋਏ ਹਨ ; ਇਹ ਬੂਰੇ 
ਸਿਰਫ਼ ਗੁਰੂ ਦੇ ਸ਼ਬਦ ਰਾਂਹੀ' ਖੁਲ੍ਹਦੇ ਹਨ ; ਭਾਵ ਸਤਿਗੁਰੂ ਦੀ ਦਇਆ ਨਾਲ ਅਤੇਂ ਸ਼ਬਦ ਦੀ 
ਕਮਾਈ ਨਾਲ ਅੰਦਰਲੀਆਂ ਰੁਕਾਵਟਾਂ ਦੂਰ ਕਰ ਕੇ ਪਰਮੰਸ਼ਰ ਨਾਲ ਮਿਲਾਪ ਹੋ ਸਕਦਾ ਹੈ 10. ਤੇਰ 
ਅੰਦਰ ਹੀ ਨਾਮ ਜਾਂ ਸ਼ਬਦ ਰ੍ਰਪੀ ਵਸਤ੍ਹ ਹੈ ਅਤੇ ਤ੍ਰੰ ਅੰਦਰੋ' ਹੀ ਇਸ ਨੂੰ ਖਾਂ (ਪਾ) ਸਕਦਾ ਹੈ` 1 !. ਪ੍ਰਭੂ 
ਨੇ ਜੇ ਕੁਝ ਸਾਰੀ ਸਿ੍‌ਸ਼ਟੀ ਵਿੱਚ ਰੱਖਿਆ ਹੈ, ਉਹੀ ਹਰ ਮਨੁੱਖ ਦੇ ਅੰਦਰ ਵੀ ਰੱਖਿਆ ਹੈ, ਪਰੰਤੂ ਅੰਦਰ 
ਪਈ ਵਸਤ੍ਰ ਕੋਵਲ ਸਤਿਗੁਰੂ ਲਭਾ ਸਕਦਾ ਹੈ ; ਪਰਮ ਤੱਤ==ਸਭ ਤੌ" ਉੱਚਾ ਗਿਆਨ, ਸਾਰ-ਪਦਾਰਥ, 
ਸਾਰ-ਵਸਤ੍ਹ । 


ਹਰਿਮੰਦਰ 

ਜਿੱਥੇ ਹਰੀ ਵੱਸਦਾ ਹੈ ਉਹੀ ਹਰਿਮੰਦਰ ਹੈ । ਉਹ ਅਕਾਲਪੁਰਖ, ਪਰਮੇਸ਼ਰ, 
ਜੋ ਅਨੰਤ ਖੇਡਾਂ-ਬ੍ਰਹਮੰਡਾਂ ਦਾ ਸਿਰਜਣਹਾਰ ਹੈ, ਉਸ ਨੇ ਖ਼ੁਦ ਮਨੁਖੀ ਸਰੀਰ ਨੂੰ 
ਆਪਣਾ ਨਿਵਾਸ-ਸਥਾਨ ਬਣਾਇਆ ਹੈ । ਇਸ ਲਈ ਗ੍ਰਰਮਤਿ ਵਿੱਚ ਮਨੁੱਖ ਦੀ ਦੇਹ 
ਨੂੰ ਹੀ ਸੱਚਾ ਹਰਿਮੰਦਰ ਮੰਨਿਆ ਗਿਆ ਹੈ । ਗੁਰਮੁੱਖ ਹਰੀ ਦੇ ਸਾਜੇ ਹਰਿਮੰਦਰ ਵਿੱਚੋਂ 
ਹਰੀ ਦੀ ਖੋਜ ਕਰਦੇ ਹਨ । ਅਗਿਆਨੀ ਮਨਮੁੱਖ ਬਾਹਰਮੁਖੀ ਹੋ ਕੇ ਮੰਦਰਾਂ, 
ਮਸਜਿਦਾਂ, ਗੁਰਦੁਆਰਿਆਂ, ਤੀਰਥਾਂ, ਸਰੋਵਰਾਂ, ਗ੍ਰੰਥਾਂ-ਪੋਥੀਆਂ, ਜੈਗਲਾਂ-ਪਹਾੜਾਂ ਆਦਿ 
ਵਿੱਚ ਭਟਕਦੇ ਫਿਰਦੇ ਹਨ । 

ਮਨੁਖ ਦੇ ਬਣਾਏ ਹੋਏ ਗਿਰਜੇ, ਗੁਰਦਵਾਰੇ, ਮੰਦਰ, ਮਸਜਿਦਾਂ ਆਦਿ ਸਭ 
ਸਤਿਕਾਰਯੋਗ ਹਨ, ਪਰ ਅਸਲੀ ਮੰਦਰ ਜਾਂ ਗੁਰਦਵਾਰਾ ਸਾਡਾ ਸਰੀਰ ਹੀ ਹੈ, ਜਿਸ 
ਨੂੰ ਹਰਿ ਨੇ ਆਪ ਬਣਾਇਆ ਹੈ, ਤੇ ਜਿਸ ਵਿੱਚ ਉਹ ਆਪ ਨਿਵਾਸ ਕਰਦਾ ਹੈ. 
ਬਾਹਰਲੇ ਧਰਮ-ਸਥਾਨ ਮਹਾਤਮਾਂ ਨੇ ਇਸ ਲਈ ਬਣਾਏ ਸਨ ਕਿ ਇਨ੍ਹਾਂ ਵਿੱਚ ਬੈਠ 
ਕੇ ਆਪਣੇ ਅੰਦਰੋ" ਪਰਮੇਸ਼ਰ ਨੂੰ ਖੌਜੀਏ, ਨਾ ਕਿ ਇਨ੍ਹਾਂ ਨੂੰ ਹੀ ਮਾਲਕ ਦੇ ਰਹਿਣ 
ਦਾ ਸਥਾਨ ਸਮਝ ਕੇ ਬੈਠ ਜਾਈਏ । ਮਨੁੱਖ ਦੇ ਸਰੀਰ ਅੰਦਰ ਸੈਕੜੇ ਚੋਦ, ਸੂਰਜ 
ਸਥਿਤ ਹਨ, ਜੋ 'ਹਰਿ ਮੰਦਰ' ਨੂੰ ਰੁਸ਼ਨਾ ਰਹੇ ਹਨ । ਉਸ ਪਰਮੇਸ਼ਰ ਦੀ ਅਨ੍ਹਪਮ 
ਜੋਤਿ ਇਸ ਮੰਦਰ ਵਿੱਚ ਜਗਮਗਾ ਰਹੀ ਹੈ । ਇਸ ਵਿੱਚ ਨਾਮ ਜਾਂ ਸ਼ਬਦ ਦੀਆਂ 
ਅਤੀ ਪਿਆਰੀਆਂ ਸੂਰੀਲੀਆਂ ਧੁਨਾਂ ਸਦਾ ਗ੍ਰਜ ਰਹੀਆਂ ਹਨ । 

ਜਦੋ' ਜੀਵ ਨੂੰ ਆਪਣੇ ਸਰੀਰ ਰੂਪੀ ਹਰਿਮੰਦਰ ਵਿੱਚ ਪਰਮਾਤਮਾ ਦੇ 
ਦਰਸ਼ਨ ਹੋ ਜਾਂਦੇ ਹਨ ਤਾਂ ਸਾਰਾ ਜਗਤ ਹੀ ਉਸ ਲਈ ਹਰਿਮੰਦਰ ਬਣ ਜਾਂਦਾ ਹੈ 
ਅਤੇ ਉਸ ਨੂੰ ਜਗਤ ਦੇ ਜ਼ੱਰੇ-ਜ਼ੱਰੇ ਵਿੱਚ ਹਰੀ ਦੇ ਦਰਸ਼ਨ ਹੋਣ ਲੱਗ ਪੈਦੇ ਹਨ । 


1. ਗੁਰ ਪਰਸਾਦੀ' ਵੇਥੁ ਤੂ ਹਰਿ ਮੰਦਰੁ ਤੇਰੇ ਨਾਲਿ ।। 
“ਹਰਿ ਮੰਦਰੁ ਸਬਦੇ ਖੋਜੀਐ ਹਰਿਨਾਮੋ ਲੰਹੁ ਸਮਾਲਿ ।। 
ਅਮਨ ਮੇਰੇ ਸਬਦਿ ਰਧੈ ਰੋਗੁ ਹੋਇ ॥ 
1. ਸਤਿਗੁਰੂ ਦੀ ਕਿਰਪਾ ਨਾਲ ਦੇਖ ਕਿ ਹਰੀ ਤੇਰੇ ਅੰਦਰ ਵੱਸਦਾ ਹੈ 9. ਸਰੀਰ ਰੂਪੀ ਹਰਿ- 


ਮੰਦਰ ਵਿੱਚੋ ਹਰੀ ਦੀ ਖੋਜ ਸ਼ਬਦ ਰਾਹੀ' ਹ੍ੰਦੀ ਹੈ 3. ਸ਼ਬਦ ਨਾਲ ਰੰਗਿਆਂ ਹੀ ਸੱਚਾ ਰੋਗ 
ਚੜ੍ਦਾ ਹੈ । 


174 ਰ ਹ ਗੁਰਮਤਿ ਸਿੱਧਾਂਤ 


“ਕਚੀ ਭਗਤਿ ਸਚਾ ਹਰਿਮੰਦਰੁ ਪ੍ਰਗਟੀ ਸਾਚੀ ਸੋਇ ॥ 

#ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ 
ਓਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ।। 
"ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥। 
ਧੁਰਿ ਲੱਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥ 
ਸਬਦੁ ਚੀਨਿ ਸੁਖੁ ਪਾਇਆ ਸਚੈ ਨਾਇ ਪਿਆਰ ।। 

“ਹਰਿ ਮੰਦਰੁ ਸਬਦੇ ਸੋਹਣਾ ਕੋਚਨੁ ਕੋਟੁ ਅਪਾਰ ॥ 

ਹਰਿ ਮੰਦਰੁ ਏਹ ਜਗਤੁ ਹੈ ਗੁਰ ਬਿਨੁ ਘੋਰੈਧਾਰ ।। 

“ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥ 

“ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ।। 
“ਗੁਰਪਰਸਾਦੀ ਚੀਨਿਆ ਹਰਿ ਰਾਖਿਆ ਉਰਿਧਾਰਿ ॥ 

“ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੋਗੁ ਲਾਇ ॥ 
'ਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੇ ਨਾਮਿ ਸਮਾਇ ।। 
“ਹਰਿ ਮੰਦਰੁ ਹਰਿ ਕਾ ਹਾਟ ਹੈ ਰਖਿਆ ਸਬਦਿ ਸਵਾਰਿ ।। 


ਹਦ ਦਦ ਦਦ ਦ ਦਦ ਦ=ਦਦਦਦਦ<<<< 

4. ਸਰੀਰ ਰੂਪੀ ਹਰਿਮੰਦਰ ਵਿੱਚ ਸ਼ਬਦ ਨਾਲ ਹੀ ਸੱਚੀ ਭਗਤੀ ਕੀਤੀ ਜਾ ਸਕਦੀ ਹੈ ਅਤੇ ਸ਼ਬਦ 
ਨਾਲ ਹੀ ਸੱਚੀ ਸੋਭਾ ਪ੍ਰਾਪਤ ਹੋ ਸਕਦੀ ਹੈ 5. ਉਹ ਪਰਮੰਸ਼ਰ ਜਾਂ _ਗਿਆਨ ਦਾ ਰਤਨ ਸਰੀਰ ਰ੍ਰ੍ਪੀ 
ਹਰਿਮੰਦਰ ਵਿੱਚ ਹੀ ਪ੍ਰਾਪਤ ਹੁੰਦਾ ਹੈ 6. ਮਨਮੁੱਖਾ ਨੂੰ ਸਮਝ ਨਹੀ` ਪੈੱਦੀ ਕਿ ਸਗੀਰ ਹੀ ਸੱਚਾ ਹਰਿ 
ਮੰਦਰ ਹੈ । ਉਹ ਕਹਿੰਦੇ ਹਨ ਸਰੀਰ ਹਰਿਮੰਦਰ ਨਹੀ` ਹੋ ਸਕਦ! 7. ਸਰੀਰ ਰੂਪੀ ਹਰਿਮੰਦਰ ਹਰੀ 
ਨੇ ਆਪ ਸਾਜਿਆ ਹੈ ਅਤੇ ਇਸ ਨੂੰ ਆਪਣੇ ਹੁਕਮ ਨਾਲ ਸੁਆਰਿਆ ਹੈ 8. ਸਰੀਰ ਰੂਪੀ ਹਰਿਮੰਦਰ 
ਵਿੱਚ ਸ਼ਬਦ ਦਾ ਭੇਂਦ ਪ੍ਰਾਪਤ ਕਰ ਕੇ ਅਤੋ ਸੱਚੇ ਨਾਮ ਨਾਲ ਪਿਆਰ ਪਾ ਕੇ ਸੱਚਾ ਸੁੱਖ ਪ੍ਰਾਪਤ ਹੋਇਆ 
9 ਸਰੀਰ ਰੂਪੀ ਹਰਿਮੰਦਰ ਸੋਨੇ ਦੇ ਮਹਾਨ ਕਿਲੋ ਸਮਾਨ ਹੈ, ਭਾਵ ਇਹ ਅਮੌਲਕ ਹੈ, ਪਰੋਤ੍ਰ 
ਇਹ ਸੋਭਦਾ ਸ਼ਬਦ ਦੀ ਪ੍ਰਾਪਤੀ ਜਾਂ ਕਮਾਈ ਨਾਲ ਹੀ ਹੈ 10. ਅਸਲ ਵਿੱਚ ਉਹ ਹਰੀ ਸਰਵ- 
ਵਿਆਪਕ ਹੈ ਅਤੇ ਸਰਾ ਜਗਤ ਹੀ ਹਰਿਮੰਦਰ ਹੈ, ਪਰੈਤ੍ਰ ਬਿਨਾ ਸਤਿਗੁਰੂ ਦੀ ਦਇਆ ਦੇ ਨਾ ਅੰਦਰ 
ਹਰੀ ਦੇ ਦਰਸ਼ਨ ਹੁੰਦੇ ਹਨ, ਨਾ ਬਾਹਰ, ਅਤੇ ਸਾਰੇਂ ਸੰਸਾਰ ਵਿੱਚ ਘੋਰ੍-ਅੰਧਕਾਰ ਨਜ਼ਰ ਆਉਦਾ ਹੈ 
11. ਦਵੌਤ ਭਾਵ ਜਾਂ ਹਉਮੈ ਅਧੀਨ ਸਗੀਰੇ“ ਬਾਹਰ ਭਗਤੀ ਕਰਨ ਵਾਲੇ ਮਨਮੁਖ ਹਨ, ਮੂਰਖ ਹਨ, 
ਗਵਾਰ ਹਨ 12. ਸਰੀਰ ਰੂਪੀ ਹਰਿਮੰਦਰ ਵਿੱਚ ਨਾਮ ਦਾ ਖ਼ਜ਼ਾਨਾ ਹੈ 13. ਸਤਿਗੁਰੂ ਦੀ ਕਿਰਪਾ 
ਨਾਲ ਆਪਣੇ ਅੰਦਰੋ" ਨਾਮ ਰੂਪੀ ਖ਼ਜ਼ਾਨਾ ਪ੍ਰਾਪਤ ਰ੍ਰੈਦਾ ਹੈ 14. ਸਤਿਗੁਰੂ ਦੀ ਸੱਚੀ ਬਾਣੀ ਵੀ 
ਸਤਿਗੁਰੂ ਦੀ ਕਿਰਪਾ ਨਾਲ ਸਰੀਰ ਰ੍ਰਪੀ ਹਤਿਮੰਦਰ ਵਿਚੋਂ` ਹੀ ਪ੍ਰਾਪਤ ਹੁੰਦੀ ਹੈ 15. ਉਹ ਲੋਕ 
ਨਿਰਮਲ ਹਨ ਜੌ ਸਰੀਰ ਰੂਪੀ ਹਰਿਮੰਦਰ ਵਿੱਚ ਨਾਮ ਨਾਲ ਲਿਵਲੀਨ ਹੋ ਜਾਂਦੇ ਹਨ 16. ਉੱਪਰ 
ਕਿਹਾ ਸੀ ਹਰੀ ਨੇ ਸਰੀਰ ਰੂਪੀ ਹਰਿਮੰਦਰ ਨੂੰ ਹੁਕਮ ਨਾਲ ਸੁਆਰ ਕੇ ਰੱਖਿਆ ਹੈ, ਭਾਵ ਹਰੀ ਦਾ 
ਹੁਕਮੇ ਅਤੇ ਹਰੀ ਦਾ ਸ਼ਬਦ ਢੋਵੇ' ਅੰਦਰੋ` ਪ੍ਰਾਪਤ ਨੂੰਦੋ ਹਨ ਅਤੇ ਉਹੀ ਸਚੀਰ ਨੂੰ ਕਾਇਮ ਰੱਖਣ ਵਾਲੋਂ 
ਹਨ । 


ਹਰਿਮੰਦਰ ਹੈ 1₹5 


ਮਤਿਸੁ ਵਿਚਿ ਸਉਂਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ । 

ਮਹਰਿਮੰਦਰ ਮਹਿ ਮਨੁ ਲੋਹਣੁ ਹੈ ਮੋਹਿਆ ਦੂਜੇ ਭਾਇ ॥ 

“ਪਾਰਸਿ ਭੇਟਿਐ ਕੌਚਨੁ ਭਇਆ ਕੀਮਤਿ ਕਹੀ ਨ ਜਾਇ ॥ 

ਸਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੇਤਰਿ ਸੋਇ ॥ 

ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥ (ਮ: 3--1346) 
2. ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥ 

#ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥ 

%ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ । 

“ਧਨੁ ਭਗਵਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥ (ਮ:3,1418) 
3. ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥ 

ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮਰਾਮੁ ਪਛਾਤਾ ।! 

ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥ 

ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥ (955) 
4. “ਹਰਿ ਕਾ ਮੰਦਰੁ ਆਖੀਐ ਕਾਇਆ ਕੌਂਟੁ ਗੜ੍‌ ॥ 

ਅੰਦਰਿ ਲਾਲ ਜਵੇਹਰੀ ਗ੍ਰਮੁਖਿ ਹਰਿਨਾਮੁ ਪੜ੍‌ ॥ 

ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜ੍‌ ॥ 

ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜ੍‌ ॥ _(ਮ: %-952) 
5. “ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥ 

“ਰਵਿ ਸਸਿ ਦੀਪ ਅਨ੍ਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥ _(ਮ: 1--57) 

17. ਇਸ ਹਰਿਮੰਦਰ ਰੂਪੀ ਹੱਟੀ ਵਿੱਚ ਕੌ ਵਲ ਨਾਮ ਦਾ ਸੌਦਾ ਵਿਕਦਾ ਹੈ, ਪਰੱਤ੍ਰ ਇਸ ਨੂੰ 
ਖ਼ਰੀਦਦੇ ਕੇਵਲ ਗੁਰਮੁਖ ਹਨ 18. ਲੋਹੇ ਵਰਗਾ ਮਨ ਵੀ ਸਰੀਰ ਅੰਦਰ ਹੈ; ਮਨ ਨੂੰ ਲੋਹਾ ਇਸ ਲਈ 
ਕਹਿ ਰਹੇ ਹਨ ਕਿਉਕਿ ਇਹ ਦੁਤੀਆ-ਭਾਵ ਜਾਂ ਹਉਮੈਂ ਵਿੱਚ ਫਸਿਆ ਹੋਇਆ ਹੈ 19. ਜਦ ਮਨ 
ਰੂਪੀ ਲੋਹਾ ਅੰਦਰੋ` ਸ਼ਬਦ ਰੂਪੀ ਪਾਰਸ ਨਾਲ ਲੱਗਦਾ ਹੈ ਤਾਂ ਇਹ ਸੌਨਾ ਬਣ ਜਾਂਦਾ ਹੈ, ਭਾਵ ਮਨ ਦੀ 
ਦਸ਼ਾ ਬਦਲ ਜਾਂਦੀ ਹੈ 20 ਉਹੀ ਹਰੀ, ਸਭੀਰ ਰੂਪੀ ਹਰਿਮੰਦਰ ਵਿੱਚ ਵੱਸਦਾ ਹੈ ਅਤੇ ਉਹ ਸਰਵ 
ਵਿਆਪਕ ਵੀ ਹੈ 31. ਗੁਰਮੁਖਾਂ ਦੀ ਸ਼ਰਨ ਲੈਣ ਨਾਲ ਹੀ ਹਰੀ ਰੂਪੀ ਸੌਦਾ ਆਪਣੇ ਅੰਦਰੋਂ' ਪ੍ਰਾਪਤ 
ਹੁੰਦਾ ਹੈ । ਪਰ ਜਦ ਅੰਦਰ ਹਰੀ ਦੇ ਦਰਸ਼ਨ ਹੋਂ ਜਾਂਦੇ ਹਨ ਤਾਂ ਜਗਤ ਦੇ ਕਣ-ਕਣ ਵਿੱਚ ਉਸੇਂ ਹਰੀ 
ਦੇ ਦਰਜ਼ਨ ਹੁੰਦੇ ਹਨ 23. ਸਤਿਗੁਰੂ ਦੀ ਕਿਰਪਾ ਨਾਲ ਹਉਮੈ-ਮਾਇਆ ਦਾ ਜਾਲ ਤੋਂੜ ਕੈ ਹਰਿਮੰਦਰ 
ਵਿੱਚ ਹਰੀ ਦੀ ਪ੍ਰਾਪਤੀ ਨੂੰਦੀ ਹੈ 33. ਸਰੀਰ ਰੂਪੀ ਹਰਿ ਮੰਦਰ ਵਿੱਚ ਅਨੌਕ ਵਸਤ੍ਰ ਹਨ ਪਰ 
ਪ੍ਰਾਪਤ ਕਰਨ ਵਾਲੀ ਚੀਜ਼ ਨੌਂ ਨਿੱਧਾਂ ਦਾ ਮਾਲਕ ਨਾਮ ਹੈ 34. ਉਹ ਲੌਕ ਧੰਨ ਹਨ, ਭਾਗਾਂ ਵਾਂਲੇ 
ਹਨ ਜੋ ਗੁਰਮਤਿ ਉੱਤੇ ਚੱਲ ਕੇ ਅੰਦਰੋ“ ਨਘ ਜਾਂ ਹਰੀ ਰੂਪੀ ਖ਼ਜ਼ਾਨਾ ਲੱਭ ਲੈੱਦੇ ਹਨ 25. ਕਾਇਆ 
ਰੂਪੀ ਕਿਲ੍ਹਾ ਹੀ ਹਰਿਮੰਦਰ ਹੈ 26. ਮਨਮੁਖ ਮੋਹ-ਮਾਇਆ ਵਿੱਚ ਸੜ ਕੇ ਆਪਣਾ ਆਪ ਖੋ ਲੈੱਦੇ ਹਨ 
ਅਤੇ ਅੰਦਰੋ ਹਰੀ ਨੂੰ ਪ੍ਰਾਪਤ ਨਹੀ' ਕਰ ਸਕਦੇ 27. ਸਗੀਰ ਰ੍ਰਪੀ ਹਰਿਮੰਦਰ ਸੋਹਣਾ ਹੈ ਕਿਉ'ਕਿ 
ਇਹ ਉਸ ਹਰੀ ਨੇਂ ਆਪ ਸਾਜਿਆ ਹੈ ੩8. ਇਸ ਵਿਚ ਸੂਰਜ, ਜ਼ੰਦ, ਅਨ੍ਹਪਮ ਪ੍ਰਕਾਸ਼ ਅਤੇ ਤਿੰਨਾਂ 
ਭਵਨਾੰ ਦੀ ਜੌਤਿ, ਭਾਵ ਉਹ ਪਰਮੋਸ਼ਰ ਆਪ ਵੱਸਦਾ ਹੈ । 


ਪ੍ਰ 


<< 


ਰੌਜ਼ੀ 
ਉਹ ਕੁਲ-ਮਾਲਕ ਕੇਵਲ ਸੋਸਾਰ ਦਾ ਕਰਤਾਰ ਸਿਰਜਣਹਾਰ ਹੀ ਨਹੀ' ਹੈ 
ਇਸ ਦਾ ਪ੍ਰਤਿਪਾਲਕ ਅਤੇ ਰੋਜ਼ੀ-ਦਹਿੰਦ ਵੀ ਉਹ ਆਪ ਹੈ । ਸੋਸਾਰ ਦੀ ਸਾਗੀ 
ਰਚਨਾ ਉਸ ਮਾਲਿਕ ਦੀ ਆਪਣੀ ਬਣਾਈ ਹੋਈ ਹੈ, ਇਸ ਨੂੰ ਰਚ ਕੇ ਉਸ ਨੇ 
ਚਉਰਾਸੀ ਲੱਖ ਜੀਅ-ਜੂਨ ਵਿੱਚ ਵੰਡਿਆ ਹੋਇਆ ਹੈ । ਹਰ ਜੂਨ ਵਿੱਚ ਕਰੋੜਾਂ 
ਜੀਵ-ਜੇਤ੍ਹ ਹਨ, ਜਿਨ੍ਹਾਂ ਦਾ ਰਾਜ਼ਕ ਉਹ ਆਪ ਹੈ । ਉਸ ਨੂੰ ਸਭ ਦੀ ਰੋਜ਼ੀ ਦੀ 
ਚਿੰਤਾ ਹੈ । ਉਸ ਦਾਤਾਰ ਦੇ ਅਣਗਿਣਤ ਅਤੁੱਟ ਭੇਡਾਰ ਭਰੇ ਪਏ ਹਨ । 


ਅਸੀ' ਮਨਮੁਖ ਜੀਵ ਦਿਨ-ਰਾਤ ਝੂਰ-ਝੂਰ ਕੇ ਮਰਦੇ ਹਾਂ । ਅਸੀ ਸਮਝਦੇ 
ਹਾਂ ਕਿ ਸ਼ਾਇਦ ਸਭ ਕੁਝ ਸਾਡਾ ਕੀਤਾ ਹੁੰਦਾ ਹੈ । ਅਸੀਂ' ਭੁੱਲ ਜਾਂਦੇ ਹਾਂ ਕਿ ਸਾਡਾ 
ਵੀ ਅਤੇ ਸਾਰੇ ਸੈਸਾਰ ਦਾ ਵੀ ਰੋਜ਼ੀ-ਦਾਤਾ ਉਹ ਅਕਾਲਪੁਰਖ ਆਪ ਹੈ । ਅਸੀ 
ਮਾਇਆ ਦੇ ਭਰਮ-ਜਾਲ ਵਿੱਚ ਫਸੇ ਰੋਜ਼ੀ ਦੀ ਚਿੰਤਾ ਵਿੱਚ ਗੁਸੇ ਰਹਿੰਦੇ ਹਾਂ । 

ਗੁਰਬਾਣੀ ਦਸਦੀ ਹੈ ਕਿ ਜੀਵ ਨੂੰ ਕਿਸੇ ਚੀਜ਼ ਦੀ ਚਿੰਤਾਂ ਨਹੀਂ` ਕਰਨ 
ਚਾਹੀਦੀ । ਚਿੰਤਾ ਤਾਂ ਉਹ ਆਪ ਕਰ ਰਿਹਾ ਹੈ ਜਿਸ ਨੇ ਸਾਨੂੰ ਪੈਦਾ ਕੀਤਾ ਹੈ । 
ਉਹ ਰਾਜ਼ਕ ਜਨਮ ਤੋ` ਪਹਿਲਾਂ ਹੀ ਜੀਵ ਦੀ ਰੋਜ਼ੇ ਤਿਆਰ ਕਰ ਦੇ'ਦਾ ਹੈ । ਜਲ, 
ਥਲ, ਪੱਥਰ, ਪਹਾੜਾਂ ਵਿੱਚ ਹਰ ਥਾਂ ਮਾਲਿਕ ਹਰ ਜੀਵ ਨੂੰ ਰੋਜ਼ੀ ਦੇ ਰਿਹਾ ਹੈ । 
ਉਹ ਦਾਤਾ ਅਤਿ ਦਇਆਲ ਹੈ ਤੇ ਸਭਨਾਂ ਦੀ ਸਾਰ ਲੈਦਾ ਹੈ। ਇਸ ਦਾ ਇਹ 
ਅਰਥ ਨਹੀ” ਕੀ ਜੀਵ ਹੱਥ ਉੱਤੇ ਹੱਥ ਰੱਖ ਕੇ ਬੈਠ ਜਾਵੇ । ਅਸਲ ਭਾਵ ਇਹ 
ਹੈ ਕਿ ਮਾਲਕ ਉੱਤੇ ਭਰੋਸਾ ਰੱਖਦੇ ਹੋਏ ਸੈਸਾਕ ਵਿੱਚ ਵਿਚਰਨਾ ਚਾਹੀਦਾ ਹੈ, 
ਕਿਉਕਿ ਸਾਨੂੰ ਪੈਦਾ ਕਰਨ ਵਾਲੋਂ ਨੂੰ ਸਾਡੀ ਸਾਡੇ ਤੋ ਵੱਧ ਚਿੰਤਾ ਹੈ । 


1. ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ 11 

ਦੇਦੇ ਤੋਟਿ ਨ ਆਵਈ ਅਗਨਤ ਭਰੇ ਭੈਡਾਰ ॥ ____(ਮ: 5-257) 
2. ਝਝੇ ਬੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ 

` ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾਂ ਰਿਜਕੁ ਪਇਆ ॥(ਮ: 1--433) 
3. ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ 

ਜਲ ਮਹਿ ਜੋਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ 


ਰੋਜ਼ੀ ' ਰ 1ਝ7 


ਹਟ ਨ ਚਲਈ ਨਾ ਕੋ ਕਿਰਸ' ਕਰੇਇ ॥ 
ਸਾ ਆਵ ਕਰੀ ਕੇ ਕੋ ਲਏ ਨ ਦੇਇ ॥ 
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ 
ਵਿਚਿ ਉਪਾਏ ਸਾਇਰਸ॥ ਤਿਨਾ ਭਿ ਸਾਰ ਕਰੇਇ ।। 
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੋਇ ॥ __(ਮ: 2--955) 
4. ਮਨ ਭੁਖਾ ਭੁਖਾ ਮਤ ਕਰਹਿ ਮਤ ਤਰ ਕਰਹਿ ਪੂਕਾਰ ।। 
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ।1 
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ 
ਨਾਨਕ ਗੁਰਮੁਖਿ ਬੁਝੀਐ ਪਾਈਐ ਮੌਖਦੁਆਰੁ ॥ (ਮ: 3-27) 
5. ਕਾਹੇ ਰੇ ਮਨ ਚਿਤਵਹਿ੩ ਉਦਮੁ" ਜਾ ਆਹਰਿ” ਹਰਿ ਜੀਉ ਪਰਿਆ” ॥ 
ਸੇਲ ਪਥਰ ਮਹਿ ਜੋਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ।। 
ਮੇਰੇ ਮਾਧਉ ਜੀ _ਸਤਸੈਗਤਿ ਮਿਲੋਂ ਸੂ ਤਰਿਆ । 
" ਗੁਰਪਰਸਾਦਿ ਪਰਮਪਦੁ ਪਾਇਆ ਸੂਕੇ ਕਾਸਟ' ਹਰਿਆ ॥ 
ਜਨਨਿ£ ਪਿਤਾ ਲੋਕੁ ਸੁਤ” ਬਨਿਤਾ” “ਕੋਇ ਨ ਕਿਸ ਕੀ ਧਰਿਆ ॥ 
%ਜਿਰਿ ਸਿਰਿ ਰਿਜਕੁ ਸੈਬਾਹ ਠਾਕੂਰੁ ਕਾਹੇ ਮਨ ਭਉ ਕਰਿਆ ॥ 
%ਉਡੇ ਉਡਿ ਆਵੈ ਸੈ ਕੌਸਾ ਤਿਸੁ ਪਾਛੈ ਬਚਰੇ ਛਰਿਆ ॥ 
ਤਿਨ ਕਵਣ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ 
(ਮ: 5--10) 
6. “ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥ 
ਦੇਇ ਅਹਾਰੁ ਅਗਨਿ ਮਹਿ ਰਾਖੇ ਐਸਾ ਖਸਮੁ ਹਮਾਰਾ ॥ 
1. ਕਿਰਤ, ਖੋਤੀ-ਬਾੜੀ, ਕੰਮ-ਧੈਦਾ 2. ਸਮੁੰਦਰ 3. ਚਿੱਤਾ ਕਰਦਾਂ ਹੈ ੪. ਜਤਨ $. ਪ੍ਰਬੰਧ 
6. ਪ੍ਰਭੂ ਨੇ ਆਪ ਕਰਨਾ 7. ਲੱਕੜ 8. ਮਾਂਤਾ 9. ਪੁੱਤਰ 10. ਇਸਤਰੀ 11. ਕੋਈ ਕਿਸੇ ਦਾ 
ਆਸਰਾ ਨਹੀ' 12. ਉਹ ਹਰ ਇੱਕ ਨੂੰ ਰਿਜ਼ਕ ਪੁਚਾਉ'ਦਾ ਹੈ 13. ਕੁੰਜ ਸੈਂਕੜੇ ਕੇਹ ਉੱਡ ਕੇ ਆ 
ਜਾਂਦੀ ਹੈ ਅਤੇ ਪਿੱਛੋ ਬੱਚੇ ਇਕੱਲੋਂ ਛੱਡ ਆਉਦੀ ਹੈ 14. ਉਸ ਪ੍ਰਭੂ ਨੇ ਮਾਤਾ ਦੇ ਗਰਭ ਦੇ ਪਾਣੀ 
ਵਿੱਚ ਸਾਡਾ ਦਸਾਂ ਦਰਵਾਜਿਆਂ ਵਾਲਾ ਸਰੀਰਸਾਜਿਆ । ਨੌੰ` ਦੁਆਰੋਂ : ਦੋਂ ਅੱਖਾਂ, ਦੇ ਕੰਨ, ਦੋਂ ਨੱਕ ਦੇ 
ਸ੍ਰਾਖ, ਮੂੰਹ ਅਤੋਂ ਹੇਠਾਂ ਦੌ ਇੰਦਰੀਆਂ ਦੇ ਸੁਰਾਖ ਹਨ । ਦਸਵਾਂ ਦਰਵਾਜ਼ਾ ਤੀਸਰਾ ਤਿਲ, ਆਗਿਆ 
ਚੱਕਰ ਜਾਂ ਸ਼ਿਵ ਨੇਤਰ ਹੈ, ਜਿੱਥੇਂ ਸ਼ਬਦ ਜਾਂ ਨਾਮ ਦਾ ਸੋਝੀ ਹ੍ਰੰਦੀ ਹੈ । ਗੁਰਵਾਕ : 
ਹਰਿ ਜੀਉ ਗੁਫਾ ਅੰਦਰਿ ਰਖਿ ਕੇ ਵਾਜ ਪਵਣ ਵਜਾਇਆ ॥ 
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥ 
ਗੁਰਦੁਆਰੇ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥ 


ਤਹ ਅਨੈਕ ਰੂਪ ਨਾਉ ਨਵਨਿਧਿ ਤਿਸਦਾ ਅੰਤ ਨ ਜਾਈ ਪਾਇਆ ॥ 
(ਮੰ: 3--922) 


“ਕੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥ 

ਪ੍ਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥ 

'ਪਾਬਣਿ ਕੀਟੁ ਗੁਪਤ ਹੋਇ ਰਹਤਾ ਤਾਚੋ ਮਾਰਗ੍ਰ ਨਾਹੀ ।। 

ਕਹੈ ਧੈਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥ __(ਧੈਨਾ ਜੀ, 488) 
. ਘਟਿ ਘਟਿ ਕਥਾ ਰਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ।। 

'ਜੀਅ ਜੋੜ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾਂ । _(ਮ: 5--1235) 
. ਆਪੇ ਭਾਂਤਿ ਬਣਾਏ ਬਹੁਰੇਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥ 

ਕਰਿ ਕਰਿ ਵੇਖੋ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ । (ਮ: 3--1334) 
. - ਨਕਿ ਨਬ ਖਸਮ ਹਥ ਕਿਰਤੁ ਧਕੇ ਦੇ ॥ 

ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥ (ਮ: 2--653) 


15. ਕੱਛੂ ਕੁੰਮੀ ਜਲ ਵਿਚ ਹ੍ਰੈਦੀ ਹੈ ਪਰ ਉਸਦੇ ਆਂਡੇ-ਬੱਚੇ ਬਾਹਰ ਹੁੰਦੇ ਹਨ । ਉਹ ਆਪਣੇ 


ਬੱਚਿਆਂ ਨੂੰ ਦੁੱਧ (ਖੈਰ) ਨਹੀਂ” ਦਿੰਦੀ ਤਾਂ ਫਿਰ ਉਨ੍ਹਾਂ ਦੀ ਰੱਖਿਆ ,ਕੌਣ ਕਰਦਾ ਹੈ, ਉਨ੍ਹਾਂ ਨੂੰ ਰਿਜ਼ਕ 
ਜਾਂ ਰੋਜ਼ੀ ਕੌਣ ਪ੍ਚਾਉ'ਦਾ ਹੈ ? ਭਾਵ ਪ੍ਰਭੂ ਹੀ ਹਰ ਇਕ ਦਾ ਰਾਜ਼ਕ ਹੈ 16. ਜੋ ਕੀੜਾ ਪੱਥਰ 
ਵਿਚ ਗ੍ਰਪਤ ਹੈ, ਉਸ ਲਈ ਬਾਹਰ ਜਾਣ ਦਾ ਕੋਈ ਰਸਤਾ ਨਹੀ ਹੰਦਾ। ਉਹ ਪੰਰਮੋਸ਼ਰ ਉਸ ਦੀ 
ਵੀ ਪ੍ਰਡਿਪਾਲਣਾ ਕਰਦਾ ਹੈ 17. ਘਣ ਘਟ ਵਿਚ ਹਰੀ ਰ੍ਰਪੀ ਰਾਜੇ ਦੀ ਚਰਚਾ ਹੈ ਅਤੇ ਉਸ ਲਈ 
ਉਤਸ਼ਾਹ ਹੈ 18. ਉਹਨੇ ਜੀਵ-ਜੋਤ੍ਹ ਪਿੱਛੋ ਪੈਦਾ ਕੀਤੇ ਹਨ, ਉਨ੍ਹਾਂ ਦਾ ਰਿਜਕ ਪਹਿਲੇ` ਪੁਚਾਇਆ ਹੈ 
19. ਉਸ ਨੇ ਆਪ ਹੀ ਭਾਂਤ-ਭਾਂਤ ਦੀ ਰਚਨਾ ਰਚ ਕੇ ਇਕ ਖੇਡ ਬਣਾਈ ਹੋਈ ਹੈ ਅਤੇ ਉਹ 
ਆਪ ਹੀ ਸਭ ਦੇ ਰਿਜ਼ਕ ਦਾ ਆਹਰ ਕਰਦਾ ਹੈ 20 ਹਰ ਇਕ ਦੀ ਨੱਥ ਉਸ ਪ੍ਰਭੂ ਦੇ ਹੱਥ ਵਿੱਚ 
ਹੈ. ਸਿਰਫ਼ ਕੀਤੇ ਹੋਏ ਕਰਮਾਂ ਦੈ ਕਾਰਨ ਧੱਕੇ ਖਾਣੇ ਪੈਦੇ ਹਨ ਅਤੇ ਜਿੱਥੇਂ-ਜਿੱਥੇ ਕਰਮਾਂ ਅਨੁਸਾਰ 
ਰਿਜ਼ਕ ਲਿਖਿਆ ਗਿਆ ਹੈ ਚੁਗਣ ਲਈ ਥਾਂ-ਥਾਂ ਜਾਣਾ ਖੈ'ਦਾ ਹੈ । 


੬ 


ਛ 

ਜੋ ਸਰਵ-ਸ਼ਕਤੀਮਾਨ, ਸਰਵ-ਗਿਆਤਾ, ਸਰਵ-ਵਿਆਪਕ ਹੋਵੇ ਉਸ ਨੂੰ ਚਿੰਤਾ 
ਕਾਹਦੀ ਹੋ ਸਕਦੀ ਹੈ ? ਉਹ ਕੁੱਲ ਮਾਲਿਕ, ਪਰਮ ਪੁਰਸ਼ ਸਾਰੀ ਰਚਨਾ ਦਾ ਕਰਤਾ 
ਹੈ। ਸਾਰੀ ਰਚਨਾ ਉਸ ਦੀ ਖੇਡ ਹੈ । ਜਿਸ ਤਰ੍ਹਾਂ ਵੀ ਉਹ ਕਿਸੇ ਜੀਵ ਨੂੰ ਖਿਡਾਉਣਾਂ 
ਚਾਹੇ,ਜੀਵ ਖੇਡਦਾ ਹੈ । ਉਸ ਦਾ ਹੋਰ ਕੋਈ ਸ਼ਰੀਕ ਨਹੀ ਅਤੇ ਨਾ ਹੀ ਕੋਈ ਸਲਾਹ 
ਮਸ਼ਵਰਾ ਦੇਣ ਵਾਲਾ ਜਾਂ ਰੋਕ-ਟੋਕ ਕਰਨ ਵਾਲਾ ਹੈ । ਹਰ ਪਾਸੇ ਉਸ ਨਿਰਭਉ ਤੋਂ 
ਬੇਪਰਵਾਹ ਦਾ ਹੀ ਹੁਕਮ ਚੱਲ ਰਿਹਾ ਹੈ । ਉਹ ਬੇਪਰਵਾਹ ਚਾਹੇ ਤਾਂ ਖਿਣ ਵਿੱਚ 
ਰਾਜੇ ਨੂੰ ਰੰਕ ਤੇ ਰੰਕ ਨੂੰ ਰਾਜਾ ਬਣਾ ਸਕਦਾ ਹੈ; ਜਲ ਤੋਂ ਥਲ ਤੇ ਥਲ ਤੋਂ ਜਲ ਕਰ 
ਸਕਦਾ ਹੈ; ਭੁੱਲੇ ਨੂੰ ਮਾਰਗ ਪਾ ਸਕਦਾ ਹੈ ਤੇ ਮਾਰਗ ਪਏ ਹੋਇ ਨੂੰ ਭੁਲਾ ਸਕਦਾ 
ਹੈ, ਮੂਰਖ ਤੋਂ ਪਡਿਤ ਤੇ ਪਡਿਤ ਤੋ ਮੂਰਖ ਬਣਾ ਸਕਦਾ ਹੈ । 


ਉਸ ਬੇਪਰਵਾਹ ਪਾਸੋ ਕੋਈ ਵੀ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਉਸ ਅੱਗੋਂ 
ਕੇਵਲ ਅਰਜੋਈ ਹੀ ਕਰਨੀ ਬਣਦੀ ਹੈ, ਉਸ ਨਾਲ ਕੋਈ ਜ਼ੋਰ ਨਹੀ ਚੱਲ 
ਸਕਦਾ । ਉਸ ਬੇਪਰਵਾਹ ਨੇ ਕਈਆਂ ਨੂੰ ਆਪ ਹੀ ਆਪਣੀ ਭਗਤੀ ਵਿੱਚ 
ਲਾਇਆ ਹੋਇਆ ਹੈ ਅਤੇ ਕਈਆਂ ਨੂੰ ਭਰਮ ਵਿੱਚ ਭੁਲਾਇਆ ਹੋਇਆ ਹੈ । 


1. ਦਾਤੀ ਸਾਹਿਬ ਸੈਦੀਆ ਕਿਆ ਚਲੈ ਤਿਸੁ ਨਾਲਿ ॥ 

ਇਕਿ ਜਾਗੈਦੇ ਨਾ ਲਹੈਨਿ ਇਕਨਾ ਸੁਤਿਆ ਦੇਇ ਉਠਾਲਿ ॥ (ਮ: 1--83) 
2. ਕਿਆ ਹੋਸੁ ਕਿਆ ਬਗੁਲਾ ਜਾਕਉ ਨਦਰਿ ਕਰੇਇ ।। 

ਜੋ ਤਿਸੁ ਭਾਵੈ ਨਾਨਕਾ ਕਾਗਹੁ ਹੈਸੁ ਕਰੇਇ ॥ (ਮ: 1-91) 
3. ਜਿਸਹਿ ਦਿਖਾਲਾ ਵਾਟੜੀ” ਤਿਸਹਿ ਭੁਲਾਵੈ ਕਉਣੁ ॥ 

ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥ __(ਮ: 1--952) 
4. 'ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ 

ਘਾਹੁ ਖਾਨਿ ਤਿਨਾ ਮਾਂਸੁ ਖਵਾਲੇ ਏਹਿ ਚਲਾਏ ਰਾਹ ।। 

ਨਦੀਆ ਵਿਚਿ ਟਿਬੇ ਦੇਖਾਲੇਂ “ਥਲੀ ਕਰੇ ਅਸਗਾਹ ॥ 

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ (ਮ: 1--144) 


ਕਲ=ਦ-% 





1. ਦਾਤਾਂ ਉੱਸ ਪਰਮੇਸ਼ਰ ਦੀਆਂ ਹਨ 2. ਉਸ ਨਾਲ ਕਿਸੇ ਦਾ ਚਾਰਾ ਨਹੀ' ਚੱਲਦਾ, ਭਾਵ 
ਕੋਈ ਜ਼ਬਰਦਸਤੀ ਉਸ ਤੋ ਕੋਈ ਚੀਜ਼ ਨਹੀ` ਲੈ ਸਕਦਾ 3. ਰਸਤਾ 4. ਸੀਹਾ = ਸ਼ੇਰਾਂ; ਚਰਗਾ -- ਇੱਕ 
ਸ਼ਿਕਾਰੀ ਪੰਛੀ ; ਕ੍ਹੀਆ== ਇੱਕ ਸ਼ਿਕਾਰੀ ਪੰਛੀ 5. ਥਲਾਂ ਨੂੰ ਜਲ ਨਾਲ ਭਰ ਦਵੇਂ । 


180 


ਨੈ. 


10. 


11. 


12. 


13. 


12. 





ਜਲ ਤੇ ਥਲ ਕਰਿ ਥਲ ਤੇ ਕੂੁਆ' ਕੂਪ ਤੇ ਮੇਰੁ' ਕਰਾਵੈ 11 

ਧਰਤੀ ਤੇ ਆਕਾਸਿ ਚਢਾਵੇ ਚਢੇ ਅਕਾਸਿ ਗਿਰਾਵੈ ।। 
ਭੇਖਾਰੀ ਤੇਂ ਰਾਜੁ ਕਰਾਵੇ ਰਾਜਾ ਤੇ ਭੇਖਾਰੀ ॥ 

ਖਲਾਂ ਮੂਰਖ ਤੇ ਪਡਿਤੁ੧ ਕਰਿਬੋ ਪੰਡਿਤ ਤੇ ਮੁਗਧਾਰੀ'' । 

ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਗੀ ।! 

ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ । _( ਕਬੀਰ, 1252) 


. ਹਰਿ ਆਪੇ ਵੇਖੋ ਵਿਗਸੈ'' ਆਪੇ ਜਿਤ ਭਾਵੇ ਤਿਤ ਲਾਏ ॥ 


ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਂਝੜਿ'“ ਪਾਏ ॥ _(550) 


. ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ 


ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ।। (635) 


. ਆਪੇ ਭਾਂਡੇ ਸਾਜਿਅਠੁ ਆਪੇ ਪੂਰਣ ਦੇਇ ॥ 


ਇਕਨੀ ਦੁਧੁ ਸਮਾਈਐ ਇਕਿ ਚੁਲੈ ਰਹਨਿ ਚੜੇ ।। 
“ਇਕਿ ਨਿਹਾਲੀ ਪੈ ਸਵਨਿ_ ਇਕਿ ਉਪਰਿ ਰਹਨਿ ਖੜੇ 11 
ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰਿ ਕਰੇ 1! (ਮ: 1-475) 


. ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣ ਜਾਣੈ ਤੇਰੇ ਕਾਮਾਂ ॥ 


ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥ (797) 
ਉਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੇ ਸੁ ਲਤਾਨੁ ॥ 


“ਜਿਨੀ ਜਾਣ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ । (ਮ: 1--1329) 
ਛਿਨ ਮਹਿ “ਰਾਉ ਰੋਕ ਕਉ ਕਰਈ ਰਾਉ ਰੋਕ ਕਰਿ ਡਾਰੇ ॥ 
“ਰੀਤੇ ਭਰੇ ਭਰੇ ਸਖਨਾਵੈ'” ਯਹ ਤਾ ਕੋ ਬਿਵਹਾਰੇ ।। (ਮ: 9--537) 


ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲੈ ਜਾਤ ॥ 

ਖਿਨ ਮਹਿ ਥਾਪਿ ਉਥਾਪਨਹਾਰਾ “ਆਪਨ ਹਾਥਿ ਮਤਾਤ ॥(ਮ: 5--496) 
ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥ 

ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੇ ਜ਼ਿਤਿ ਨ ਚਿਤੇਨੀ ॥ (800) 
“ਕੁਮਾਰੈ ਏਠ ਜੁ ਮਾਟੀ ਗ੍ਰੇਧੀ ਬਹੁ ਬਿਧਿ ਬਾਨੀ ਲਾਈ ॥ 


6. ਕੁਆਂ==ਖੂਹ, ਕ੍ਰਪ=ਖ੍ਹ 7. ਪਰਬਤ 8੮. ਮੂਰਖ 9. ਸਿਆਣਾ 10. ਮੂਰਖ 11. ਪ੍ਰਸੰਨ 





ਹ੍ਰੰਦਾ ਹੈ 13. ਕ੍ਰਾਹੇ 13. ਇੱਕ ਗੱਦਿਆ ਉੱਤੇ ਸ਼ੁੱਤੇ ਹੰਦੇ ਹਨ, ਦੂਜੇ ਸੁੱਤਿਆਂ ਹੋਇਆਂ ਦੇ 
ਪਹਿਰੇਦਾਰ ਜਾਂ ਸੇਵਾਦਾਰ ਬਣ ਕੇ ਖੜੇ ਰਹਿੰਦੇ ਹਨ 14. ਫਿਰ ਦੁਬਾਰਾ !5. ਜਿਨ੍ਹਾਂ ਨੇ ਉਸ 
ਜਾਣਨਹਾਰ ਹਰੀ ਨੂੰ ਚੈਗੀ ਤਰ੍ਹਾਂ ਜਾਣ ਲਿਆ 16. ਰਾਉ =ਰਾਜਾ; ਰੈਕ==ਭਿਖਾਰੀ 17 ਭਰੇ ਹੋਏ 
18. ਖਾਲੀ ਕਰ ਦਵੇ !9. ਸਭ ਮਤੇ ਉਹਦੇ ਆਪਣੇਂ ਹੱਥ ਹਨ 20. ਘੰਮਿਆਰ ਨੇ ਇੱਕੋ ਮਿੱਟੀ 


ਗ੍ 


ਕੇ ਇਿੜ ਵਿੱਰੋ ਤਟੀ 93 ਦੇ ਭਡੇ ਬਣਾਏ ਹਨ । 


6 


ਹਉਸ਼ੈ _. 181 


“ਕਾਹੂ ਮਹਿ ਮੌਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥ __ (ਕਬੀਰ, 479) 
15. ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਰ 
ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥ _(ਮ: 3--604) 


ਹਉਮੈ 


ਆਪਣੇ ਆਪ ਨੂੰ ਪਰਮੇਸ਼ਰ ਤੋ` ਵੱਖਰਾ ਸਮਝਣਾ, ਅਪਣੀ ਵੱਖਰੀ ਹਸਤੀ 
ਕਾਇਮ ਕਰਨ ਦੀ ਕੋਸ਼ਿਸ਼ ਕਰਨਾ ਹੀ ਹਉਮੈ ਹੈ । ਹਉਮੈ ਕਾਰਨ ਜੀਵ ਪਰਮੇਸ਼ਰ 
ਦੇ ਹੁਕਮ ਅਨੁਸਾਰ ਜਗਤ ਵਿੱਚ ਵਿਚਰਨ ਦੀ ਥਾਂ ਆਪਣਾ ਹੁਕਮ ਚਲਾਉਣਾ 
ਚਾਹੁੰਦਾ ਹੈ । ਹਉਮੈ ਅਤੇ ਹੈਕਾਰ ਵਿੱਚ ਅਤਹ ਹੈ । ਹੈਕਾਰ ਦਾ ਭਾਵ ਆਪਣੇ ਆਪ 
ਨੂੰ ਵੱਡਾ ਸਮਝਣਾ ਹੈ ਅਤੇ ਹਤੇਮੈ ਦਾ ਭਾਵ ਆਪਣੇ ਆਪ ਨੂੰ ਵੱਖਰਾ ਸਮਝਣਾ ਹੈ । 
ਅਸਲ ਵਿੱਚ ਹਉਮੋ ਹੀ ਕਾਮ, ਕ੍ਰੋਧ, ਲੋਭ, ਮੋਹ, ਹੈਕਾਰ ਸਭ ਦ' ਮੂਲ ਕਾਰਨ ਹੈ । 

ਸਾਰਾ ਜੱਗ ਹਉਸੈ ਵਿੱਚ ਗ੍ਰੰਸਿਆ ਹੋਇਆ ਹੈ ਅਤੇ ਦਿਨ-ਰਾਤ 'ਮੇਰੀ-ਮੇਰੀ' 
ਕਰ ਰਿਹਾ ਹੈ । ਅਗਿਆਨੀ ਲੌਕਾਂ ਦੇ ਸਭ ਕਰਮ ਹਉਮੈ ਵੱਸ ਹੁੰਦੇ ਹਨ । ਹਤੇਮੋ 
ਜੀਵ ਨੂੰ ਰਚਨਾ ਨਾਲ ਬੋਨ੍ਹ ਕੇ ਰੱਖਣ ਵਾਲਾ ਬਹੁਤ ਤਕੜਾ ਬੋਧਨ ਹੈ । ਹਉਮੈ ਵੱਸ 
ਹੋਏ ਮਨਮੁੱਖ ਹੁਕਮ ਬੁੱਝਣ ਅਤੇ ਸ਼ਬਦ ਨੂੰ ਪਛਾਣਨ ਦੇ ਸਮਰੱਥ ਨਹੀ ਹੋ ਸਕਦੇ । 
ਉਹ ਸੈਸਾਰ ਵਿੱਚ ਹਉ'-ਮੁਖੀ ਕਰਮ ਕਰੀ ਜਾਂਦੇ ਹਨ ਅਤੇ ਇਨ੍ਹਾਂ ਕਰਮਾਂ ਦਾ ਫਲ 
ਭੋਗਣ ਲਈ ਸਦਾ ਜਨਮ-ਮਰਨ ਦੇ ਦੁੱਖਾ ਵਿੱਚ ਫਸੇ ਰਹਿੰਦੇ ਹਨ । 

ਹਉਮੈ ਦੀਰਘ ਰੋਗ ਹੈ, ਪਰ ਇਸ ਦਾ ਸ਼ਬਦ-ਰੂਪੀ ਦਾਰੂ ਵੀ ਪਰਮੇਸ਼ਰ ਨੇ 
ਜੀਵ ਦੇ ਆਪਣੇ ਔਦਰ ਰੱਖਿਆ ਹੈ । ਜਦ ਜੀਵ ਅਕਾਲਪੁਰਖ ਦੀ ਦਇਆ ਨਾਲ 
ਗੁਰੂ ਦੇ ਸਬਦ ਦੀ ਕਮਾਈ ਕਰਦਾ ਹੈ, ਤਾਂ ਉਹ ਆਪਣੇ ਆਪ ਨੂੰ ਉਸ ਕਰਤਾ ਦੇ 
ਹੁਕਮ ਅਧੀਨ ਕਰ ਦਿੰਦਾ ਹੈ । ਸ਼ਬਦ ਅਤੇ ਹੁਕਮ ਹਉਮੈ ਦੇ ਵਿਰੋਧੀ ਹਨ । ਨਾਮ 
ਦੀ ਕਮਾਈ ਕਰਨ ਅਤੇ ਪਰਮੇਸ਼ਰ ਦਾ ਭਾਣਾ ਮੰਨਣ ਨਾਲ, ਹਉਮੇ ਦੀ ਬੀਮਾਰੀ ਦੂਰ ਹੋ 
ਜਾਂਦੀ ਹੈ ਅਤੇ ਜੀਵ ਕੁਲ ਮਾਲਕ ਨਾਲ ਮਿਲਾਪ ਕਰਨ ਦੇ ਸਮਰੱਥ ਹੋ ਜਾਂਦਾ ਹੈ । ਮਨ- 
ਮੁੱਖਤਾ ਦਾ ਤਿਆਗ ਅਤੇ ਗੁਰਮਤਿ ਵਿੱਚ ਪਰਵੇਸ਼ ਹੀ ਹਉਮੈ ਦਾ ਅਸਲ ਦਾਰੂ ਹੈ । 


1. ਹਉਮੈ ਕਰੀ ਤਾ ਤੂ ਨਾਹੀ ਤੂ ਹੋਵਹਿ ਹਉ ਨਾਹਿ ।। 
ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥ _ (ਮ: 1--1093) 


21. ਕਈਆਂ ਵਿੱਚ ਮੌਤੀਆਂ ਦੀਆਂ ਲੜੀਆਂ _ਜੜੀਆਂ ਹਨ ਅਤੇ ਕਈਆਂ ਵਿੱਚ ਕਈ ਨੁਕਸ 
(ਬਿਆਧਿ) ਲਾ ਦਿੱਤੋ ਹਨ । 


182 ਗੁਰਮਤਿ ਸਿੱਧਾਂਡ 


2. ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ 

ਹਉਮੈ ਵਿਚਿ ਸੇਵਾ ਨ ਹੋਵਈ ਤਾਂ ਮਨੁ ਬਿਰਥਾ ਜਾਇ ॥ __(ਮ: 3--560) 
3. ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ`ਹੋਇ ॥ 

ਹਉਮੈ ਵਡਾ ਗੁਬਾਰੁ” ਹੈ ਹਉਮੈ ਵਿਚਿ ਬੁਝਿ ਨ ਸਕੇ ਕੋਇ ॥ 

ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ । 

ਹਉਮੈ ਵਿਚਿ ਜੀਉ ਬੋਧੁ ਹੈ ਨਾਮੁ ਨ ਵਸੈ ਮਨਿ ਆਇ ॥ _ (ਮ: 3-560) 


4. ਹਉਮੈ ਦੀਰਘ ਰੋਗੁ ਹੈ “ਦਾਰੂ ਭੀ ਇਸੁ ਮਾਹਿ ॥ 


ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ _ (ਮ: 1--466) 
5. ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ 
ਆਵਣੁ ਜਾਣਾ ਜੈਮਣ ਮਰਣਾ ਮਨਮੁਖਿ ਪਤਿ ਗਵਾਈ।। __(ਮ: 3-31) 


6. ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ।। 

ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ।। 

ਏਕਾ ਸੈਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ 

ਏਕ ਬਸਤੁ ਬਿਨ ਪੰਚ ਦੁਹੇਲੇ ਓਹ ਬਸਤ ਅਗੋਚਰ ਠਾਈ ॥ 

ਜਿਸਕਾ ਗ੍ਰਿਹ ਤਿਨਿ ਦੀਆ ਤਾਲਾ ਕ੍ਰੌਜੀ ਗੁਰ ਸਉਪਾਈ ।। 

ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ।। (ਮ: 5--204) 
7. ਜਿਨ ਕਉ ਪੂਰਥਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥ 

ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥ _(ਮ: 3--592) 


8. ਹਉਮੈ ਵਿਚਿ ਜਗੁ ਬਿਨਸਦਾ?” ਮਰਿ ਜੇਮੈ ਆਵੈ ਜਾਇ ॥ 


ਮਨਮੁਖ ਸਬਦ ਨਾ ਜਾਣਨੀ ਜਾਸਨਿ ਪਤਿ ਗਵਾਇ ॥ (ਮ: 3--33) 
9. ਹਉਮੈ ਕਰਤਾ ਜਗੁ ਮੁਆ ਗੁਰ ਬਿਠ ਘੋਰ ਅੰਧਾਰੁ ॥ 
ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ ॥ (ਮ: 3-34) 


1. ਪੈਦਾ 2. ਹਨੇਰਾ, ਅੰਧਕਾਰ 3. ਚਿਰੋਕਾ, ਪ੍ਰਣਾ 4. “ਦਾਰੂ ਭੀ ਇਸ ਮਾਹਿ`--ਦਾ ਇਹ 

ਅਰਥ ਕੀਤਾ ਜਾਦਾ ਹੈ ਕਿ ਹਉਮੈ ਦਾ ਇਲਾਜ ਵੀ ਹਉਮੈ ਵਿੱਚ ਹੈ ਪਰੋਤ੍ਹ ਗੁਰੂ ਸਾਹਿਬ ਅਗਲੀ ਤੁਕ 
ਵਿੱਚ ਕਹਿੰਦੇ ਹਨ ਕਿ ਹਉਮੰ ਦਾ ਇਲਾਜ ਸਤਿਗੁਰੂ ਦੇ ਸ਼ਬਦ ਦੀ ਕਮਾਈ ਹੈ, ਜਿਸ ਦੀ ਪ੍ਰਾਪਤੀ ਪ੍ਰਭੂ 
ਦੀ ਕਿਰਪਾ ਨਾਲ ਹ੍ਰੱਦੀ ਹੈ । ਇਸ ਲਈ 'ਦਾਰੂ ਭੀ ਇਸੁ ਮਾਹਿ" ਅਰਥ ਇਹ ਹੈ ਕਿ ਇਸ ਰੌਗ ਦਾ ਦਾਰੂ 
ਭਾਵ ਵੀ ਜੀਵ ਦੇ ਆਪਣੇ ਅੰਦਰ ਰੱਖਿਆ ਗੁਰੂ-ਸ਼ਬਦ ਹੈ ਜਿਸ ਦੀ ਪ੍ਰਾਪਤੀ ਪ੍ਰਭੂ ਦੀ ਕਿਰਪਾ ਨਾਲ ਹੁੰਦੀ 
ਹੈ ।ਜੋ ਹਉਮੈ ਹੀ ਹਉਮੈ ਦਾ ਦਾਰੂ ਹੈ ਤਾ ਹਉਮੈ ਰੋਗ ਕਿਸ ਤਰ੍ਹਾਂ ਹੋਇਆ $ ਜੇ ਹਉਮੈ ਹਉਮੈ ਦਾ ਇਲਾਜ 
ਹੈ ਤਾਂ ਹਊਮੈ ਵਧਾਉਣ ਦੀ ਲੌੜ ਹੋਈ, ਨਾਸ਼ ਕਰਨ ਦੀ ਨਹੀ' 5. ਟੁੱਟਦਾ, ਮਰਦਾ । 


ਪਸਾਰ ਅਸਾਂ ਅਘ 


10. 
11. 
12, 
13. 
14. 
15. 
16. 


17. 


18. 
19. 


20. 


ਹਉਮੈ 183 


ਉਰ 


ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥ 
ਗੁਰ ਕੇ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ । _ (ਮ: 3--35) 
ਹਉ ਹਉ ਕਰਦੀ ਸਭ ਫਿਰੈ ਬਿਨ ਸਬਦੈ ਹਉ ਨ ਜਾਇ । 

ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥ (ਮ: 3--426) 
ਦੁਖਿ ਸੁਖਿ ਏਹੁ ਜੀਉ ਬਧੁ' ਹੈ ਹਉਮੈ ਕਰਮ ਕਮਾਇ ॥ 

ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥ __(ਮ: 3--67) 
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ” ॥ 

ਗੁਰ ਬਿਨ ਗਿਆਨ ਨ ਪਾਈਐ ਬਿਖਿਆ ਦੂਜਾ ਸਾਦੁ" ॥ ` (ਮ: 1--61) 
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥ 

ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥ _ (ਮ: 3--39) 
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ।। 
ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ । (735) 
ਹਉ ਹਉ ਕਰਤੀ ਸਭ ਮੁਈ ਸੈਪਉ'" ਕਿਸੇ ਨ ਨਾਲਿ ॥ 

ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥ (ਮੰ: 3--84) 
“ਰੋਗ ਸੈਗਿ ਬਿਖਿਆ ਕੇ ਭੋਗਾ ਇਨ ਸੋਗਿ ਅੰਧ ਨ ਜਾਨੀ ॥ 

“ਹਉ ਸਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ 

“ਹਉ ਸੁਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥ 

“ਜੋਬਨਵੇਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥ (ਮ: 5--242) 
“ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗਮਾਤ ॥ 


ਮਨਸਾ ਬਾਚਾ ਕਰਮਨਾ ਮੈ ਦੇਖੋ ਦੋਜਕ ` ਜਾਤ ॥ (ਕਬੀਰ, 1105) 
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ 
ਹਉਮੈ ਏਈ ਬੋਧਨਾ ਫਿਰਿ ਫਿਰਿ ਜੋਨੀ ਪਾਹਿ । (ਮ: 1--466) 


ਨਾਨਕ ਹਉਮੈ ਰੋਗ ਬੁਰੇ ॥ 
ਜਹ ਦੇਖਾਂ ਤਹ ਏਕਾ ਬੇਦਨ' ਆਪੇ ਬਖਸੈ ਸਬਦਿ ਧੁਰੇ (ਮ: 1--1153) 


6. ਬੇਧਨ ; ਜੀਵ _ ਦੁੱਖ, ਸੁੱਖ ਦੇ _ਬੋਧਨ ਵਿੱਚ -ਬੱਝਾ ਹੋਇਆ ਹੈ 7. ਝਗੜਾ 


8. ਜ਼ਹਿਰ 9. ਸੁਆਦ 16. ਧਨ, ਪਦਾਰਥ, ਸੰਪਤੀ !1. ਭੋਗਾਂ ਦੇ ਰੋਗ-ਤਮਾਸ਼ੇ ਜ਼ਹਿਰ 
ਸਮਾਨ ਹਨ, ਜੋ ਜੀਵ ਨੂੰ ਅੰਨ੍ਹ' ਕਰ ਦਿੰਦੇ ਹਨ 2. ਹਉਮੈ ਵੱਸ ਇਨ੍ਹਾਂ ਨੂੰ ਇਕੱਠਾ ਕਰਦਿਆਂ ਸਾਰੀ 
ਉਮਰ ਬੀਤ ਜਾਂਦੀ ਹੈ 13. ਹਉਮੈ ਕਾਰਨ ਆਪਣੇ ਆਪ ਨੂੰ ਵੱਡਾ ਸੂਰਮਾ ਜਾਂ ਮੌਹਰੀ ਸਮਝਦਾ ਹੈ ਅਤੇ 
ਕਿਸੇ ਨੂੰ ਆਪਣੇ ਵਰਗਾ ਨਹੀ ੧ਮਝਦ 14 ਮਨ ਵਿੱਚ ਜੋਬਨ ਦਾ, ਆਚਾਰ (ਕਰਨ) ਦਾ ਅਤੇ 
ਉੱਚੀ ਕੁਲ ਦਾ ਮਾਨ ਕਰਦਾ ਹੈ 1$. ਆਪਣੇ ਆਪ ਨੂੰ ਭਾਰਾ (ਗੁਣਵਾਨ) ਸਮਝਦਾ ਹੈ ਅਤੇ ਦੂਜਿਆਂ 
ਨੂੰ ਹਲਕਾ, ਛੋਟਾ ਜਾਂ ਤੁੱਛ ਸਮਝਦਾ ਹੈ 16. ਨਰਕ 17. ਪੀੜ । 


ਉਰ 
| 


184 ਗੁਰਮਤਿ ਸਿੱਧਾਂਤ 


21. ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥ 

ਅਜ੍ਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ।। 

ਜੀਵਨ ਮੁਕਤ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥ (ਮ: 1--1010) 
22. ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥ 


ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਇ ।। (ਮ: 3--36) 
23. “ਤ੍ਭਿਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥ 

ਮਨ੍ਹਾ ਬੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥ (ਮ: 3--1088) 
24. £ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥ 

ਨਾਨਕ ਦਿਿਸਟੀ ਆਇਆ ਉਸਤਤਿ ਕਰਨੈ ਜੋਗੁ ।। (ਮ: 5--260) 


25. ਜਿਨਿ ਰਚਿ ਰਚਿਆ ਪੁਰਖਿ ਬਿਧਾਤੇ ਨਾਲੇ ਹਉਮੈ ਪਾਈ ॥ 
ਜਨਮ ਮਰਣੁ ਉਸਹੀ ਕਉ ਹੈ ਰੇ ਓਹਾ ਆਵੈ ਜਾਈ ॥ (ਮ: 5--999) 
26. ਇਕਿ ਭਸਮ ਲਗਾਇ ਫਿਰਹਿ ਭੇਖਧਾਰੀ । ਬਿਨੁ ਸਬਦੈ ਹਉਮੈ ਕਿਨਿ ਮਾਰੀ ॥ 
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖ ਭਰਮਾਈ ਹੇ ।। 
(ਮ: 3--1046) 
27. ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥। 
ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ । 
(ਮ: 3-589) 


18. ਬ੍ਢਾਪਾ ਅਸਰ ਨਹੀ ਕਰ ਸਕਦਾ 19. ਤਿੰਨ ਭਵਨਾਂ, (ਤਿੰਨਾਂ ਲੌਕਾਂ) ਵਿੱਚ ਸਭ ਤੌ” 
ਬੁਰੀ ਚੀਜ਼ ਹਉਮੈ ਹੈ 20. ਆਪਣੇ ਅੰਦਰ ਨਾਂ ਝੂਰ, ਸੱਚਾ ਨਾਮ ਪ੍ਰਾਪਤ ਕਰ, ਜਿਸ ਨਾਲ ਸਭ ਕੁਝ ਸੱਚਾਂ 
ਹੋ ਜਾਵੇ 1. ਰੌਕਾਰ ਜਾਂ ਹਉਮੈ ਦੇ ਮਿਟਣ ਨਾਲ ਤਨ-ਮਨ ਅਰੋਗ ਹ੍ਰੈਦੇ ਹਨ । 


ਡਿੰਭੀ ਗੁਰੂ 

ਦੁਨੀਆਂ ਕਈ ਤਰ੍ਹਾਂ ਦੇ ਗੁਰੂਆਂ ਨਾਲ ਭਰੀ ਪਈ ਹੈ । ਸ਼ਕਾਇਤ ਕੀਤੀ 
ਜਾਂਦੀ ਹੈ ਕਿ ਸਸਾਰ ਵਿੱਚ ਗੁਰੂਆਂ ਦੀ ਗਿਣਤੀ ਸਿੱਖਾਂ-ਸੇਵਕਾਂ ਦੀ ਗਿਣਤੀ ਤੋਂ“ 
ਵੀ ਵੱਧ ਹੈ । ਇਸੇ ਲਈ ਪੂਰਨ ਸੈਤਾਂ-ਮਹਾਤਮਾਂ ਨੇ ਅਤੇ ਗੁਰੂ ਸਾਹਿਬਾਨ ਨੇ ਸੱਚੇ 
ਗੁਰੂ, ਪੂਰੇ ਗੁਰੂ ਦੀ ਉਪਮਾ ਕਰਨ ਦੇ ਨਾਲ-ਨਾਲ ਪਾਖਡੀ, ਭੇਖੀ, ਝੂਠੇ, ਅਧੂਰੇ ਜਾਂ 
ਡਿੰਭੀ ਗੁਰੂ ਤੋ ਵੀ ਖ਼ਬਰਦਾਰ ਕੀਤਾ ਹੈ । 

ਸੱਚਾ ਗੁਰੂ ਕੁਲ-ਮਾਲਕ ਦਾ ਪ੍ਰੇਮੀ ਹੁੰਦਾ ਹੈ ਅਤੇ ਉਸ ਦੇ ਹੁਕਮ ਦਾ 
ਵਰਤਾਰਾ ਕਰਦਾ ਹੈ । ਉਹ ਸ਼ਬਦ-ਸਰੂਪੀ, ਸ਼ਬਦ ਅਭਿਆਸੀ ਹੁੰਦਾ ਹੈ, ਪਰਮੇਸ਼ਰ 
ਵਿੱਚ ਲੀਨ ਹੋ ਕੇ ਪਰਮੇਸ਼ਰ ਦਾ ਰੂਪ ਹੋ ਗਿਆ ਹੁੰਦਾ ਹੈ। ਉਹ ਆਤਮ-ਦਰਸ਼ੀ 
ਹੁੰਦਾ ਹੈ ਅਤੇ ਜਾਤ-ਪਾਤ, ਧਰਮ-ਮੁਲਕ ਦੇ ਵਿਤਕਰਿਆਂ ਤੋਂ ਉਪਰ ਹੁੰਦਾ ਹੈ । 
ਉਹ ਸਭ ਨੂੰ ਕੇਵਲ ਇੱਕੋ ਨਾਮ ਦੀ ਦਾਤ ਬਖ਼ਸ਼ਦਾ ਹੈ । ਉਹ ਆਪ ਵੀ ਪੂਰਾ 
ਹੁੰਦਾ ਹੈ, ਉਸ ਦਾ ਗਿਆਨ ਜਾਂ ਜੁਗਤੀ ਵੀ ਪੂਰਣ ਹੁੰਦੀ ਹੈ । ਉਹ ਸੱਚਾ 
ਪਰਉਪਕਾਰੀ ਹੁੰਦਾ ਹੈ । 

ਇਸ ਤੋ` ਉਲਟ ਅਧੂਰਾ ਜਾਂ ਡਿੰਭੀ ਗੁਰੂ ਆਪ ਅਗਿਆਨੀ ਹੁੰਦਾ ਹੈ, ਪਰੋਤੂ 
ਦੂਸਰਿਆਂ ਨੂੰ ਗਿਆਨ ਦੇਣ ਲਈ ਤਤਪਰ ਰਹਿੰਦਾ ਹੈ। ਉਹ ਖ਼ੁਦ ਮਨ-ਇੰਦਰੀਆਂ, 
ਆਸਾ-ਮਨਸਾ, ਕਾਲ-ਮਾਇਆ, ਹਉਮੈ-ਮਮਤਾ, ਲੋਭ-ਮੋਹ ਦਾ ਗ਼ੁਲਾਮ ਹੁੰਦਾ ਹੈ, 
ਪਰ ਦੂਸਰਿਆਂ ਨੂੰ ਪਰਮਾਰਥਕ _ਅਤੇ ਆਤਮਿਕ-ਗਿਆਨ ਦੇਣ ਦਾ ਢੋੱ'ਗ 
ਰਚਦਾ ਹੈ । ਉਹ ਸ਼ਬਦ ਵਿਹੂਣਾ ਹੁੰਦਾ ਹੈ, ਸੱਚੇ ਨਾਮ ਦਾ ਗਿਆਤਾ ਜਾਂ ਦਾਤਾ 
ਨਹੀ' ਹੁੰਦਾ । ਉਹ ਪਰਉਪਕਾਰੀ ਹੋਣ ਦੀ ਥਾਂ ਸੁਆਰਥੀ ਹੁੰਦਾ ਹੈ ਅਤੇ ਕੂਲ ਮਾਲਕ 
ਦੇ ਹੁਕਮ ਦੀ ਬਜਾਏ ਆਪਣੇ ਮਨ ਦੇ ਹੁਕਮ ਵਿੱਚ ਚਲਦਾ ਹੈ । 

ਲੋਕ ਸਮਝਦੇ ਹਨ ਕਿ ਜਿਸਨੇ ਜਪਮਾਲੀ ਪਾਈ ਹੋਈ ਹੈ, ਭਗਵੇ ਵਸਤਰ 
ਪਹਿਨੇ ਹੋਏ ਹਨ, ਜੋ ਵੇਦਾਂ-ਸ਼ਾਸਤ੍ਰਾ, ਗ੍ਰੰਥ-ਪੋਥੀਆਂ ਦੇ ਪਾਠ ਉੱਤੇ ਜ਼ੋਰ ਦੇੱਦਾ ਹੈ, 
ਜੋ ਕਥਾ-ਕੀਰਤਨ ਵਿੱਚ ਮਾਹਰ ਹੈ, ਉਹ ਗੁਰੂ ਬਣਨ ਦਾ ਅਧਿਕਾਰੀ ਹੈ । ਪਰੋੜੂ ਜਦ 
ਤਕ ਪਰਮੇਸ਼ਰ ਨਾਲ ਮਿਲਾਪ ਨਹੀ ਹੋਇਆ, ਇਹ ਸਭ ਬਾਹਰਲਾ ਦਿਖਾਵਾ ਕਿਸੇ 
ਕੰਮ ਨਹੀ`। ਐਸੇ ਗੁਰੂ ਬਾਹਰੋ ਜਿਤਨੇ ਦਿਖਾਵੇ ਮਰਜ਼ੀ ਕਰ ਲੈਣ, ਅਦਰੋਂ ਲੋਭ 
ਅਤੇ ਕਪਟ ਦੇ ਭਰੇ ਹੁੰਦੇ ਹਨ । ਉਹ ਨਾ ਆਪ ਤਰੇ ਹਨ, ਨਾ ਕਿਸੇ ਦੂਸਰੇ ਨੂੰ ਤਾਰ 
ਸਕਦੇ ਹਨ । ਉਹ ਦਸਾਂ ਨੌਹਾਂ ਦੀ ਕਿਰਤ ਕਰਨ ਦੀ ਥਾਂ, ਸਿੱਖਾਂ-ਸੇਵਕਾਂ ਦੀ ਕਮਾਈ 
ਉੱਤੇ ਨਿਰਭਰ ਕਰਦੇ ਹਨ । ਐਸੇ ਗੁਰੂ ਵੀ ਮਨ-ਮਤੀਏ ਹੁੰਦੇ ਹਨ ਅਤੇ ਉਨ੍ਹਾਂ ਦੇ 
ਸਿੱਖ ਵੀ ਮਨ-ਮਤੀਏ ਹੁੰਦੇ ਹਨ । ਉਹ ਆਪ ਅਗਿਆਨਤਾ, ਭਰਮ, ਸੋਸੇ ਵਿੱਚ ਫਸੇ 
ਹੁੰਦੇ ਹਨ ਅਤੇ ਕਿਸੇ ਦੂਸਰੇ ਨੂੰ ਸੱਚਾ ਗਿਆਨ ਦੇਣ ਦੇ ਸਮਰਥ ਨਹੀਂ” ਹੁੰਦੇ । 


186 ਗੁਰਮਤਿ ਸਿੱਧਾਂਤ 


1. 


10. 


11. 


ਡਿੰਭੀ ਗੁਰੂ 
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥ 
ਬਿਨੁ ਸਤਿਗੁਰ ਨਾਉ ਨ ਪਾਈਐ ਬਿਨ ਨਾਵੈ ਕਿਆ ਸੁਆਉ” ॥(ਮ: ਗਾ 


. ਗੁਰ ਜਿਨਾ ਕਾ ਅੰਧੁਲਾ ਸਿਖ ਭੀ ਔਧੇ ਕਰਮ ਕਰੇਨਿ ॥ 


ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠ ਬੋਲੇਨਿ ॥ (ਮ: 3-951) 


. ਕੂੜ ਕੁਸਤ ਕਮਾਵਦੇ ਪਰਨਿੰਦਾ ਸਦਾ ਕਰੇਨਿ ॥ 


ਓਇ ਆਪਿ ਡੁਬੋ ਪਰ ਨਿੰਦਕਾ ਸਗਲੇ ਕੁਲ ਡੌਬੇਨਿ ।। (ਮ: 3--951) 
ਨਾਨਕ ਅੰਧਾ ਹੋਇ ਕੇ ਦਸੇ ਰਾਹੈ ਸਭਸੁ ਮੁਹਾਏ ਸਾਥੈ । 
ਅਗੇ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥ _(ਮ: 1--140) 


_ਅਧੇ ਕੌ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ 


ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ 11 
ਅਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ।। 


ਅਧੇ ਸੇਈ ਨਾਨਕਾ “ਖਸਮਹੁ ਘੁਥੋ ਜਾਹਿ ।। (ਮ: 2--954) 
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ 
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥ (ਮ: 2--954) 
ਨਾਨਕ ਅੰਧਾ ਹੋਇ ਕੇ ਰਤਨਾ ਪਰਖਣ ਜਾਇ ।। 
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥ (ਮ: 2--954) 


. “ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ !। 


ਜੇ ਘਰਿ ਘਰਿ ਹੈਢੈ ਮੰਗਦਾ ਧਿਗੁ ਜੀਵਣ ਧਿਗੁ ਵੇਸੁ ।। 


. ਗਲੀ ਜਿਨਾ ਜਪਮਾਲੀਆ” ਲੋਟੇ ਹਥਿ ਨਿਬਗ' ॥ 


ਓਇ ਹਰਿ ਕੇ ਸੈਤ ਨ ਆਖੀਅਹਿ ਬਾਨਾਰਸਿ ਕੇ ਠਗ ॥ __ (ਕਬੀਰ, 76) 
ਹਿਰਦੈ ਜਿਨ ਕੈ ਕਪਟੁ ਵਸੇ ਬਾਹਰਹੁ ਸੈਤ ਕਹਾਹਿ ॥ 

ਤ੍ਰਿਸਨਾ ਮਲਿ ਨ ਚੁਕਈ ਅਤਿ ਗਏ ਪਛੁਤਾਹਿ ॥ (ਮ: 3--491) 
“ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ।। 

ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥ (ਮ: 3--491) 


1. ਸੁਆਰਥ ਦੀ ਸਿੱਧੀ 2. ਸਾਰੇ ਸਾਥੀਆਂ ਨੂੰ ਵੀ ਨਾਲ ਡੱਬ ਲੈਦਾ ਹੈ 3. ਅੱਗੋਂ ਮ੍ੰਹ 'ਤੇ 


ਚਪੋੜਾਂ ਪੈਂਦੀਆਂ ਹਨ ਤਾਂ ਪਤਾ ਲੱਗਦਾ ਹੈ 4. ਜੌ ਖਸਮ (ਮਾਲਕ) ਤੋ" ਦੂਰ ਜਾਂਦੇ ਹਨ 5. ਕੌਈ 
ਵਿਰਲਾ ਫ਼ਕੀਰ ਫ਼ਕੀਰੀ ਨੂੰ ਜਾਣੇਗਾ 6. ਮਾਲਾ 7. ਹੱਥਾਂ ਵਿੱਚ ਲਿਸ਼ਕਦੇ ਹੋਏ ਲੌਟੇ ਲੈਂਦੇ ਹਨ 
8. ਬਿਨਾਂ ਪਾਰਸ (ਗੁਣੀ) ਬਣਨ ਦੇ ਪੂਜਾ ਠਹੀ' ਹ੍ਰੰਦੀ । 


ਡਿੰਭੀ ਗੁਰ੍ਹ 187 


12. ਹੰਸਾ ਵੇਖਿ ਤਰੈਦਿਆ ਬਗਾਂ ਭਿ ਆਯਾ ਚਾਉ ॥ 
ਡੁਬਿ ਮੁਏ ਬਗ ਬਪੂਤੇ "ਸਿਰੁ ਤਲਿ ਉਪਰਿ ਪਾਉ ॥ 
13. ਮੰਤ੍ਰੀ ਹੋਇ ਅਠੁਹਿਆ” “ਨਾਗੀ ਲਗੇ ਜਾਇ ॥ 


“ਆਪਣੇ ਹਥੀ ਆਪਣੈ ਦੇ ਕੂਚਾ ਆਪੇ ਲਾਇ ॥ (ਮ: 2--148) 
14. “ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾਤੇ ਭਰਮੁ ਨ ਜਾਇ॥।। 
ਆਪ ਡੁਬੇ ਚਹੁ ਬੇਦ ਮਹਿ ਚੇਲੇਂ ਦੀਏ ਬਹਾਇ ।। (ਕਬੀਰ, 1370) 


15. ਕਬੀਰ ਬਾਮਨੁ ਗੁਰੂ ਹੈ ਜਗਤ ਕਾਂ ਭਗਤਨ ਕਾ ਗੁਰੁ ਨਾਹਿ ॥ 

ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥ _ (ਕਬੀਰ, 1377) 
16. ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ 

“ਚਾਲੋਂ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥ __(ਕਬੀਰ, 1369) 
17. ਫਰੀਦਾ ''ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ।। 

ਛਪੜਿ ਢਦੂਢੇ ਕਿਆ ਹੋਵੈ ਚਿਕੜਿ ਡੁਬੈ ਹਥੁ ॥ (ਫਗੀਦ, 1380) 


ਤੀ 





9. ਸਿਰ ਥੱਲੋਂ ਤੋਂ ਪੋਰ ਉੱਪਰ 10. ਤੌਤਰ-ਮੰਤਰ ਦਾ ਕੰਮ ਕਰਨ ਵਾਲਾ 11. ਅਧੂਰਾ 
12. ਜਾ ਕੇ ਸੱਪਾਂ ਨੂੰ ਹੱਥ ਪਾ ਲਵੇ 13. ਉਹ ਆਪਣੀ ਹੱਥੀ ਆਪਣੇ ਆਪ ਨੂੰ ਅੱਗ ਲਾ ਲੈਦਾ ਹੈ, 
14. ਐਸੇ ਗੁਰੂ ਦੀ ਮਾਂ ਦਾ ਸਿਰ ਮੰਨ ਦੇਵਾਂ, ਭਾਵ ਐਸੇ ਗੁਰੂ ਦੀ ਲੋੜ ਨਹੀ' 15. ਸਿੱਖ ਸੈਵਕ ਜਾਂ 
ਕਈ ਮਿੱਤਰ ਬਣਾ ਲਏ, ਪਰ ਪ੍ਰਭੂ ਨੂੰ ਮਿੱਤਰ ਨਾ ਬਣਾਇਆ 16. ਗਏ ਤਾਂ ਹਰੀ ਮਿਲਣ ਨੂੰ ਸੀ, ਪਰ 
ਮਾਇਆ ਵਿੱਚ ਫੱਸ ਕੇ ਰਹਿ ਗਏ 17. ਉਹ ਸਰੋਵਰ ਢ੍ਰੰਡੋ ਜਿਸ ਵਿੱਚੋ` ਅਸਲੀ ਵਸਤੂ (ਪ੍ਰਭੂ) ਮਿਲ 
ਜਾਵੇ । ਛੱਪੜ (ਗਲਤ ਜਗ੍ਹਾ) ਵਿੱਚ ਢ੍ਰੰਡਿਆ ਤਾਂ ਸਿਰਫ ਹੱਥ ਹੀ ਚਿੱਕੜ ਨਾਲ ਭਰਨਗੇ, ਲੱਭੇਗਾ 
ਕੁਝ ਨਹੀ" । 


ਕਬਨੀੰ ਰ 
ਕਥਨੀ ਤੇ ਕਰਨੀ ਦੋ ਵੱਖ-ਵੱਖ ਕ੍ਰਿਆਵਾਂ ਹਨ । ਸੱਚੇ ਪਰਮਾਰਥ ਦਾ ਮਾਰਗ 
ਨਿਰੋਲ ਕਰਨੀ ਜਾਂ ਅਮਲ ਦਾ ਮਾਰਗ ਹੈ । ਕਥਨੀ ਬਹੁਤ ਸੁਥੈਣ ਹੈ । ਅਗਿਆਨੀ 
ਤੇ ਮਨਮੁੱਖ ਜੀਵ ਮੂੰਹ ਨਾਲ ਬੜੀਆਂ ਉੱਚੀਆਂ-ਸੁੱਚੀਆਂ ਗੱਲਾਂ ਕਰਦੇ ਅਤੇ ਹੋਰਨਾਂ 
ਨੂੰ ਉਪਦੇਸ਼ ਦੇ'ਦੇ ਹਨ, ਪਰ ਆਪ ਉਨ੍ਹਾਂ ਉਪਦੇਸ਼ਾਂ ਉੱਤੇ ਬਿਲਕੁਲ ਅਮਲ ਨਹੀ 
ਕਰਦੇ । ਕਰਨੀ ਦਾ ਮਾਰਗ ਔਖਾ ਹੈ । ਇਹ ਖੰਡੇ ਦੀ ਤੇਜ਼ ਧਾਰ ਉੱਤੇ ਚੱਲਣ 
ਸਮਾਨ ਹੈ । ਗੁਰਬਾਣੀ ਦੱਸਦੀ ਹੈ ਕਿ ਉੱਗਦਾ ਉਹ ਹੈ ਜੋ ਸਾਡੀ ਹਿਰਦੇ ਰੂਪੀ 
ਧਰਤੀ ਵਿੱਚ ਬੀਜਿਆ ਜਾਂਦਾ ਹੈ, ਕੇਵਲ ਮੂਹ ਨਾਲ ਕੀਤੀਆਂ ਗੱਲਾਂ ਵਿਅਰਥ ਹਨ । 
ਬਿਖ ਬੀਜ ਕੇ ਅੰਮ੍ਰਿਤ ਦੀ ਆਸ ਰੱਖਣਾ ਕਿੱਧਰ ਦੀ ਸਿਆਣਪ ਹੈ ? ਫਲੀ- 
ਭੂਤ ਕਰਨੀ ਨੇ ਹੌਣਾ ਹੈ, ਕਥਨੀ ਨੇ ਨਹੀਂ । 
ਗੁਰੂ ਸਾਹਿਬਾਨ ਫ਼ਰ।ਾਉੱਦੇ ਹਨ ਕਿ ਸੱਚਾ ਗਿਆਨ ਕੇਵਲ ਗੱਲਾਂ ਨਾਲ 
ਪ੍ਰਾਪਤ ਨਹੀਂ' ਹੋ ਜਾਂਦਾ । ਕੀ ਕੇਵਲ ਭੋਜਨ ਦੀਆਂ ਗੱਲਾਂ ਨਾਲ ਕਿਸੇ ਦੀ ਭੁੱਖ ਦੂਰ 
ਹੋ ਸਕਦੀ ਹੈ ? ਇਸ ਲਈ ਕਥਨੀ ਦੀ ਥਾਂ ਕਰਨੀ ਉੱਤੇ ਜ਼ੋਰ ਦੇਣਾ ਚਾਹੀਦਾ ਹੈ, 
ਕਰਨੀ ਬਣਾਉਣੀ ਚਾਹੀਦੀ ਹੈ । ਅਮਲ ਕਰਨ ਨਾਲ ਹੀ ਜਗਿਆਸੂ ਮੰਤਵ ਪ੍ਰਾਪਤੀ 
ਵਿੱਚ ਸਫਲ ਹੋ ਸਕਦਾ ਹੈ : ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ।। 
(ਮ: 1 ਪੰ. 141) 


1. “ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ 

ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥ (ਮ: 1--56) 
2. ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥ 

ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥ _ (ਮ: 2-147) 
3. ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੋ ਗਾਰ” । 

ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥ (ਮ: 5--534) 
4. ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥ , 

ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥ __(ਮ: 1--59) 


1. ਦੂਸਰਿਆਂ ਨੂੰ 2. ਮੈਲ, ਮੈਰ-ਤੋਰ ਆਦਿ 3. ਸੋਚ=ਸ਼ੌਚ, ਭਾਵ ਸ਼ੁੱਧੀ, ਸਰੀਰਕ ਸ਼ੁੱਧੀ (ਸਫ਼ਾਈ) 
ਦੁਆਰਾ ਪ੍ਰਭੂ ਨਹੀ“ ਮਿਲਦਾ । ਰ੍ 


ਕਥਨੀ ਰ 189 


ਵੇ 


6. 


ਹਾਂ, 


ਉਏ 


10. 


11. 


12. 


123. 


12. 


15. 


16. 


17. 


18. 


ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖ ਹੋਈ ॥ 

ਗਲਾ ਵਾਲੇ ਹੈਨਿ ਘਣੇਰੇ“ ਛਡਿ ਨ ਸਕੈ ਕੋਈ ॥ (ਮ: --1386) 
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ 

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥ _(ਮ: 1--465) 
ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੋ ਸੋ ਨ ਬੀਚਾਰੇ ॥ 

ਸਤਸੈਗਤਿ ਮਿਲੈ ਤ ਦਿੜਤਾ ਆਵੇ ਹਰਿ ਰਾਮ ਨਾਮਿ ਨਿਸਤਾਰੇ ॥ (981) 
ਕਹਿਐ ਕਥਿਐ ਨ ਪਾਈਐ ਅਨਦਿਨ ਰਹੈ ਸਦਾ ਗੁਣ ਗਾਇ ॥ 

ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥ _(ਮ: 3--551) 
ਗੁਰ ਪਰਸਾਦੀ ਜੀਵਤ ਮਰੇ ਤਾ ਮਨਹੀ ਤੇਂ ਮਨੁ ਮਾਨੈ ॥। 


ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥ 647 


ਮਰਥਮੇ ਮਨ ਪਰਬੋਪੈ ਅਪਨਾ ਪਾਛੈ ਅਵਰ ਰੀਝਾਵੈ ॥ 

ਰਾਮਨਾਮ ਜਪੁ ਹਿਰਦੇ ਜਾਪੈ ਮੁਖ ਤੇ ਸਗਲ ਸੁਨਾਵੈ ॥ __(ਮ: 5--381) 
ਉਪਦੇਸੁ ਕਰੇ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ।। 

ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥ _(ਮ: 5--380) 


ਗੋਵਿਦੁ ਗੁਣੀ ਨਿਧਾਨ ਹੈ ਅਤੁ ਨ ਪਾਇਆ ਜਾਇ ॥ 
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥ (ਮ: 3-33) 
ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ।। 

ਗੁਰਮਤੀ ਘਟਿ ਚਾਨਣਾ ਹਰਿਨਾਮੁ ਪਾਵੈ ਸੋਇ ॥ (ਮ: 3--492) 


ਬਿਨ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੇ ਦਿਵਾਨੁ ।। 
ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨ ।(ਮ: 3--39) 


ਜੋ ਜੀਇ ਹੋਇ ਸੁ ਉਗਵੇ ਮੁਹ ਕਾ ਕਹਿਆ ਵਾਉ । 

ਬੀਜੇ ਬਿਖ ਮੰਗੇ ਅਮ੍ਰਿਤ ਵੇਖਹੁ ਏਹੁ ਨਿਆਉ ॥ (ਮ: 1--274) 
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ।। 

ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥ (ਮ: 3--919) 
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥ 

ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥ (ਮ: 1--725) 


ਨਾਨਕ ਆਏ ਸੇ ਪਰਵਾਣ ਹੈ 'ਜਿਨ ਹਰਿ ਫੂਠਾ ਚਿਤਿ ॥ 


4. ਬਹੁਤੇ 5. ਕਲਪ-ਕਲਪ ਕੇ ਮਰ ਜਾਉ, ਬਿਨਾ ਦਇਆ ਦੇ ਪ੍ਰਭੂ ਪ੍ਰਾਪਤ ਨਹੀਂ' ਹ੍ਰੰਦਾ 
6. ਸਭ ਤੋਂ` ਪਹਿਲੌ' ਆਪਣੇ ਮਨ ਨੂੰ ਗਿਆਨ ਦਵੇਂ, ਸਮਝਾਵੇ 7. ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ 
ਵੱਸਦਾ ਹੈ । 


190 ਗ੍ਰਰਮਤਿ . ਸਿੱਧਾਂਤ 


ਗਾਲੀ ਅਲਪਲਾਲੀਆਂ ਕੈਮਿ ਨ ਆਵਹਿ ਮਿਤ ॥ (ਮ: 5--320) 
19. ਕਬੀਰ ਅਵਰਹ ਕਉ ਉਪਦੇਸਤੇ ਮੁਖਿ ਮੈ ਪਰਿ ਹੈ ਰੇਤੁ ॥ 
“ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੌਤੁ ॥ (ਕਬੀਰ, 1369) 
ਨਿੰਦਾ 


ਨਿੰਦਾ ਦੇ ਪਿੱਛੋ ਹੈਕਾਰ ਅਤੇ ਈਰਖਾ ਦਾ ਭਾਵ ਲੁਕਿਆ ਹੁੰਦਾ ਹੈ । ਨਿੰਦਕ 
ਆਪਣੇ ਆਪ ਨੂੰ ਵੱਡਾ ਸਮਝਦਾ ਹੈ ਅਤੇ ਦੂਜੇ ਨੂੰ ਛੋਟਾ । ਗੁਰਮਤਿ ਅਨੁਸਾਰ ਨਿੰਦਾ 
ਕਿਸੇ ਦੀ ਵੀ ਚੋਗੀ ਨਹੀ । ਅਗਿਆਨੀ ਅਤੇ ਮਨਮੁੱਖ ਲੋਕ ਦੂਜਿਆਂ ਦੀ ਨਿੰਦਾ 
ਕਰਕੇ ਉਨ੍ਹਾਂ ਦੇ ਪਾਪਾ ਦੀ ਮੈਲ ਧੋ'ਦੇ ਹਨ ਪਰ ਆਪ ਲਿਬੜੇ ਰਹਿੰਦੇ ਹਨ। 
ਹਰ ਪਾਪ-ਅਪਰਾਧ ਦਾ ਕੋਈ ਨਾਂ ਕੋਈ ਦਾਰੂ ਹੈ, ਪਰ ਨਿੰਦਾ ਦਾ ਕੋਈ ਦਾਰੂ 
ਨਹੀ' । ਨਿੰਦਕ ਲੋਕਾਂ ਦੇ ਪਾਪਾਂ ਦਾ ਬੋਝਾ ਆਪਣੇ ਸਿਰ ਲੈ ਲੈਦਾ ਹੈ । ਨਿੰਦਕ 
ਨੂੰ ਖ਼ੁਦ ਕੁਲ-ਮਾਲਿਕ ਨੇ ਭਰਮ ਵਿੱਚ ਭੁਲਾਇਆ ਹੁੰਦਾ ਹੈ, ਇਸ ਲਈ ਉਸ ਨੂੰ 
ਕੋਈ ਵੀ ਸਮਝਾ ਨਹੀ" ਸਕਦਾ । ਨਿੰਦਕਾਂ ਨੂੰ 'ਨਾਮ' ਰੂਪੀ ਅੰਮ੍ਰਿਤ ਦੀ ਥਾਂ 
ਪਰਾਈ ਨਿੰਦਾ ਰੂਪੀ ਬਿੱਖ ਪਿਆਰੀ ਲੱਗਦੀ ਹੈ । ਅਜਿਹੇ ਲੋਕ ਆਪ ਹੀ ਆਪਣੇ 
ਰਾਹ ਵਿੱਚ ਦੁੱਖਾਂ ਦੇ ਕੇਡੇ ਬੀਜਦੇ ਹਨ । ਨਿੰਦਕ ਬਾਹਰੋ” ਅਨੇਕ ਤਰ੍ਹਾਂ ਦੇ ਪਾਖੰਡ, 
ਦਿਖਾਵੇ ਕਰਦੇ ਹਨ, ਪਰ ਉਨ੍ਹਾਂ ਦੇ ਹਿਰਦੇ ਵਿੱਚ ਕਪਟ ਭਰਿਆ ਹੁੰਦਾ ਹੈ । 
ਨਿੰਦਿਆ ਤਾਂ ਕਿਸੇ ਦੀ ਵੀ ਠੀਕ ਨਹੀ, ਪਰ ਸੋਤਾਂ ਦਾ ਨਿੰਦਕ ਤਾਂ ਅਜਿਹਾਂ 
ਪਰਮੇਸਰ-ਮਾਰਿਆ ਹੈ ਜਿਸ ਨੂੰ ਕਦੇ ਸ਼ਾਂਤੀ ਨਹੀ ਮਿਲ ਸਕਦੀ । ਇਸ ਤੋ" ਉਲਟ 
ਗੁਰਸਿੱਖ ਗੁਰਮਤਿ ਵਿੱਚ ਰਹਿੰਦਾ ਹੋਇਆ, ਸਭ ਵਿੱਚ ਇਕੋ ਹਰੀ ਦੇ ਦਰਸ਼ਨ ਕਰਦਾ 
ਹੈ । ਉਹ ਮਾਲਕ ਦੇ ਭਾਣੇ ਵਿੱਚ ਰਹਿ ਕੇ ਮਾਲਕ ਦੇ ਨਾਮ ਦੀ ਕਮਾਈ ਕਰਦਾ 
ਹੋਇਆ ਉਸਤਤ-ਨਿੰਦਿਆ ਦੋਹਾਂ ਤੋ ਉਪਰ ਉੱਠ ਜਾਦਾ ਹੈ। ਉਹ ਸੈਸਾਰ ਦੇ 
ਜੱਸ-ਅਪਜੱਸ ਦੀ ਥਾਂ ਸਦਾ ਪਰਮੇਸ਼ਰ ਦੇ ਜੱਸ ਜਾਂ ਹਰਿ-ਕੀਰਤ ਵਿੱਚ ਲੀਨ ਰਹਿੰਦਾ 
ਹੈ । ਗੁਰੂ ਸਾਹਿਬ ਕਹਿੰਦੇ ਹਨ ਕਿ ਅਸੀ ਦੂਜਿਆਂ ਦੀ ਨਿੰਦਾ ਤਾਂ ਕਰੀਏ ਜੇਕਰ 
ਉਨ੍ਹਾਂ ਵਿੱਚ ਕੋਈ ਹੋਰ ਰੱਬ ਵੱਸ ਰਿਹਾ ਹੋਵੇ । ਕਿਸੇ ਜੀਵ ਨੂੰ ਬੁਰਾ ਕਹਿਣਾ ਕੂਲ 
ਮਾਲਕ ਨੂੰ ਬੁਰਾ ਕਹਿਣਾ ਹੈ, ਕਿਉਕਿ ਉਹੀ ਸਭ ਦਾ ਕਰਤਾ ਹੈ । 
`ਤੇ ਰੋਰ੍ਹਾਂ ਗੋਆਂ ਗੱ ਖੋਖਲੀਆਂ; ਖ਼ਾਲੀ, ਭਾਵ ਨਿਰਾਰਥਕ ਹੁੰਦੀਆਂ ਹਨ, ਜਿਸ ਤਰ੍ਹਾਂ 


ਝੌਨੇ ਦੀ ਫੱਕ ਹੁੰਦੀ ਹੈ 9. ਉਨ੍ਹਾਂ ਦਾ ਆਪਣਾ ਖੇਤ ਉੱਜੜ ਰਿਹਾ ਹੈ, ਉਹ ਦ੍ਸਰਿਆਂ ਦੀ 
ਚੌਕੀਦਾਰੀ ਕਰਦੇ ਹਨ । 


ਡਿੰਭੀ ਗੂਰੂ ੧81 


1. 


10. 


11. 


ਨਿੰਦਾ 
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੈਨਿ ॥ 
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੇਨਿ ॥ (ਮ: 3-755) 


. ਨਿੰਦਉਂ ਨਾਹੀ ਕਾਹੂ ਬਾਤ ਏਹੁ ਖਸਮ ਕਾ ਕੀਆ ॥ 


ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੇ ਮਿਲਿ ਸਾਧ ਸੈਗਤਿ ਨਾਉ ਲੀਆਂ ॥ (611) 


. ਜਿਨ ਔਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ।! 


ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥ (ਮ: 9-1244) 


. ਚੁਗਲ ਨਿੰਦਕ ਭੁਖੇਂ ਰੁਲਿ ਮੁਏ ਏਨਾ ਹਥੁ ਨ ਕਿਥਾਉ ਪਾਇ ॥ 


ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥ (1417) 


. ਕਿਰਤ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੇ ਬਿਚਾਰਾ ।। 


ਤਹਾ ਬਿਗੁਤਾ” ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥ 
ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ । 
ਜੋ ਜੋ ਨਿੰਦ ਕਰੇ ਸੈਤਨ ਕੀ ਤਿਉ ਸੈਤਨ ਸੁਖੁ ਮਾਨਾ। __ (ਮ: 5--381) 


. ਦੁਸਟ” ਚਉਕੜੀ ਸਦਾ ਕਰ ੜੁ ਕਮਾਵਹਿ ਨਾ ਬੂਝਹਿ ਵੀਚਾਰੇ ॥ 


“ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ “ਹਰਣਾਖਸ ਨਖਹਿ ਬਿਦਾਰੇ । 601 
ਨਿੰਦਕ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥ 

'ਸੈਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥ _(ਮ: %-507) 
ਅਵਖਧ ਸਭੇਂ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥ 

ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥ (ਮ: 1--315) 


. ਨਾਮੁ ਅਮੌਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ” ॥ 


ਓਡਾਪਰੁ ਬਾਧਿ ਸਵਾਰੈ ਤਿ੍‌ਣ ਕੋ ਦੁਆਰੇ ਪਾਵਕੁ ਜਾਰੈ । _(ਮ: 5--1205) 
ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ।। 

ਰੋਸੁ ਕਰੇ ਪ੍ਰਭੁ ਬਖਸ ਨ ਮੇਟੇ ਨਿਤ ਨਿਤ ਚੜੈ ਸਵਾਈ ।। _(ਮ: 1--505) 
ਕੂਕਰ” ਕੂੜ ਕਮਾਈਐ ਗੁਰਨਿੰਦਾ ਪਚੇ ਪਚਾਨੁ ॥ 

ਭਰਮੇ ਭੂਲਾ ਦੁਖੁ ਘਣੋਂ ' ਜਮੁ ਮਾਰਿ ਕਰੇ ਖੁਲਹਾਨ'' ॥ (ਮ: 1--21) 


੧ ਦਲ ਦਲ ਆ << ਨ 
1. ਕਰਮਾਂ ਅਨੁਸਾਰ ਫਲ ਮਿਲਿਆ 2. ਫਸਿਆ. ਖਰਾਬ ਹੋਇਆ 3. ਦੁਸਟ ਮੰਡਲੀ 4. ਨਿਦਾਂ 


ਦੁਸਟ ਤੋ` ਕਿਸੇ ਨੇ ਫਲ ਨਹੀ` ਪਾਇਆ #. ਨਿੰਦਕ ਹਰਨਾਖ਼ਸ ਨੂੰ ਵਿਸਨੂੰ ਨੇ ਨਿਰਸਿੰਘ ਰੂਪ ਧਾਰ ਕੈ 
ਨੌਹਾਂ ਨਾਲ ਪਾੜ ਦਿੱਤਾ 6. ਸੰਤਾਂ ਦੇ ਨਿੰਦਕ ਨਾ ਏਧਰ ਦੇ (ਲੌਕ ਦੇ) ਰਹਿੰਦੇ ਹਨ, ਨਾ ਓਧਰ ਦੇ 
(ਪਰਲੋਕ ਦੇ), ਉਹ ਵਿਚਕਾਰ ਫ਼ੁੱਥਦੇ ਹਨ 7. ਪਰਾਈ ਨਿੰਦਿਆ ਕਰਨਾ ਪਸੰਦ ਕਰਦਾ ਹੈ 8. ਇਹ 
ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਸੁਆਰ-ਸੁਆਰ ਕੇ ਤੀਲਿਆਂ ਦੀ ਝੌੱਪੜੀ ਬਣਾਵੇ ਅਤੇ ਫਿਰ ਉਮਦੋਂ ਬ੍ਰਹੇ 
ਉੱਤੇ ਅੱਗ ਰੱਖ ਦਵੇ 9. ਕੁੱਤੇ 10. ਬਹੁਤ ਜ਼ਿਆਦਾ 11. ਜਮ ਬਹੁਤ ਬੁਰੀ ਤਰ੍ਹਾਂ ਮਾਰਦਾ ਹੈ । 


192 ਗੁਰਮਤਿ ਸਿੱਧਾਂਡ 


12. ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥_ 


13. 


12. 


15, 


16. 


18. 


109, 


ਏਹੁ ਅਖਰ? ਤਿਨਿ ਆਖਿਆ ਜਿਨਿ ਜ਼ਗਤੁ ਸਭੁ ਉਪਾਇਆ ।1(ਮ: 4--306) 

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥ 

ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥ 
(ਮ: %--303) 

ਉਸਤਤਿ ਨਿੰਦਾ ਦੋਉ ਪਰਹਰ ਹਰਿ ਕੀਰਤਿ ਉਰਿ ਆਨੋ ` ॥ 

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ । _ (ਮ: 9-1186) 

ਫਰੀਦਾ ਖਾਕ ਨ ਨਿੰਦੀਐ ਖਾਕੂ ਜੇਡ ਨ ਕੋਇ ॥ 

ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥ (ਫਰੀਦ, 1378) 

ਨਿੰਦਕ ਐਸੇ ਹੀ ਝਰਿਂ“ ਪਰੀਐ ॥ 

ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ “ਕਾਲਰ ਭੀਤਿ ਗਿਰੀਐ ।। 

ਜਉ ਦੇਖੋ ਛਿਦ ਤਉ ਨਿੰਦਕ ਉਮਾਹੇ'' ਭਲੋ ` ਦੇਖਿ ਦੁਖ ਭਰੀਐ ॥ 

ਆਠ ਪਹਰ ਚਿਤਵੈ ਨਹੀ ਪਹੁਚੇ ਬੁਰਾ ਚਿਤਵਤ ਚਿਤਵਤ ਮਰੀਐ ॥ 

ਨਿੰਦਕੁ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ 

ਹਰਿ ਜਨ ਸਿਉ “ਬਾਦ ਉਠਰੀਐ ॥ 

ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ।(823) 

ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ।। 

ਚਿੰਤਾ ਛਡਿ ਅਚਿੰਤ ਰਹੁ ਨਾਨਕ ਲਗਿ ਪਾਈ । (ਮ: 3--517) 

“ਜੇ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥ 

ਨਰਕ ਘੌਰੁ ਦੁਖ ਖੂਹੁ ਹੈ ਓਥੇ ਪਕੜਿ ਓਹੁ ਢੋਇਆ ॥ __(ਮ: 4--309) 


12. ਹੁਕਮ 13. ਅੰਦਰ ਲਿਆਵੇ 14. ਝੜ ਪੈਦਾ, ਡਿੱਗ ਪੈਦਾ ਹੈ 15. ਜਿਸ ਤਰ੍ਹਾਂ ਕੱਲਰ 


ਦੀ ਕੌਧ ਡਿਗ ਪੈਦੀ ਹੈ 16. ਬੁਰਾਈ ਦੇਖ ਕੇ ਖੁਸ ਹ੍ਰੈਦਾ ਹੈ ੧7 ਭਲਾਈ ਦੇਖ ਕੇ ਦੁਖੀ ਰੌਦਾ ਹੈ 
18. ਝਗੜਾ 19. ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਹੈ ਉਹ, ਇਸ ਸੰਸਾਰ ਵਿੱਚ ਵੀ 
ਦ੍ਖੀ ਹ੍ਰੰਦਾ ਹੈ ਅਤੇ ਅੱਗੇ ਘੋਰ ਨਰਕਾਂ ਵਿਚ ਧੱਕਿਆ ਜਾਂਢਾ ਹੈ । 


ਆਨਾ-ਮਨਸਾੱ 

'ਆਸਾ` ਦਾ ਅਰਥ ਹੈ ਇੱਛਾ, ਤੇ 'ਮਨਸਾ' ਦਾ ਤ੍ਰਿਸ਼ਨਾ । ਗੁਰਮਤਿ ਅਨ੍ਸਾਰ 
ਆਸਾ-ਮਨਸਾ ਹੀ ਜੀਵ ਦੇ ਬੋਧਨ ਦਾ ਅਸਲ ਕਾਰਣ ਹਨ । ਸਾਗਰ ਦੀਆਂ ਲਹਿਰਾਂ 
ਵਾਂਗ ਆਸਾ-ਮਨਸਾ ਮਨ ਵਿੱਚ ਨਿੱਤ ਨਵੀਆਂ ਤਰੇਗਾਂ ਪੈਦਾ ਕਰਦੀਆਂ ਰਹਿੰਦੀਆਂ 
ਹਨ । ਸਾਰਾ ਸੈਸਾਰ ਇਨ੍ਹਾਂ ਦੀ ਭਰਮ-ਠਗਉਰੀ ਵਿੱਚ ਫਸ ਕੇ ਦਿਨ-ਰਾਤ ਮਾਇਕ 
ਕਾਰ-ਵਿਹਾਰ ਵਿੱਚ ਖਚਿਤ ਰਹਿੰਦਾ ਹੈ । ਆਸਾ-ਮਨਸਾ ਅਧੀਨ ਕੀਤੇ ਹੋਏ ਜੀਵ ਦੇ 
ਕਰਮ ਇਸ ਨੂੰ ਚਉਰਾਸੀ ਦੇ ਚੱਕਰ ਵਿੱਚ ਫਸਾਈ ਰੱਖਦੇ ਹਨ । ਸਾਰਾ ਜਗਤ 
ਬਾਰ-ਬਾਰ ਆਸਾ-ਮਨਸਾ ਵਿੱਚ ਜੈਮਦਾ ਤੇ ਮਰਦਾ ਹੈ, ਪਰ ਆਸਾ-ਮਨਸਾ ਨਹੀ” 
ਮਰਦੀ । 

ਜਦੋਂ ਜੀਵ ਗੁਰਮਤਿ ਅਨੁਸਾਰ ਗੁਰੂ ਦੀ ਸ਼ਰਨ ਲੈ ਲੈਦਾ ਹੈ ਤੇ ਮਾਲਕ 


ਨਾਲ ਸੱਚਾ ਪਿਆਰ ਪਾ ਲੈਦਾ ਹੈ, ਤਾਂ ਉਸ ਨੂੰ ਸਾਰੇ ਸੈਸਾਰਕ ਪਦਾਰਥ ਫਿੱਕੇ 
ਲੱਗਣ ਲਗ ਪੈਦੇ ਹਨ ਕਿਉਕਿ ਉਸ ਨੂੰ ਇਨ੍ਹਾਂ ਦੀ ਨਾਸ਼ਮਾਨਤਾ ਦਾ ਗਿਆਨ ਹੋਂ 
ਜਾਂਦਾ ਹੈ । ਐਸੇ ਗੁਰਮੁਖ ਦਾ ਮਨ ਨਾਮ ਰੂਪੀ ਆੰਮ੍ਰਿਤ ਪੀ ਕੇ ਸਦਾ ਲਈ ਸ਼ਾਂਤ 
ਹੋ ਜਾਂਦਾ ਹੈ । ਇਸ ਮਹਾਂਰਸ ਦੇ ਸੇਵਨ ਤੋ ਬਾਅਦ ਸੋਸਾਰ ਦੀ ਕੋਈ ਦੂਸਰੀ ਵਸਤ੍ਹ 
ਉਸ ਨੂੰ ਆਪਣੇ ਵਲ ਨਹੀ” ਖਿੱਚ ਸਕਦੀ ਅਤੇ ਉਸ ਨੂੰ ਕਿਸੇ ਦੂਸਰੀ ਵਸਤੂ ਦੀ 
ਪ੍ਰਾਪਤੀ ਦੀ ਤਿ੍‌੍‌ਸ਼ਨਾ ਬਾਕੀ ਨਹੀ ਰਹਿੰਦੀ । ਉਹ ਆਸਾ-ਤਿ੍‌ਸ਼ਨਾ ਦੀ ਸਦਾ ਡੋਲਦਿਆਂ 
ਰੱਖਣ ਵਾਲੀ ਦੁਖਦਾਈ ਅਵਸਥਾ ਦੀ ਥਾਂ ਸਹਿਜ ਦੀ ਅਡੋਲ, ਅਨੰਦਮਈ ਅਵਸਥਾ 


ਵਿੱਚ ਪਹੁੰਚ ਜਾਂਦਾ ਹੈ । 


1. ਆਸਾ ਮਨਸਾ ਬੈਧਨੀ ਭਾਈ ਕਰਮ ਧਰਮ ਬੈਧਕਾਰੀ ॥ 

ਪਾਪਿ ਪ੍ੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ (ਮ: 1-635) 
2. ਆਦਿ ਅਤੇ ਮਧਿ ਆਸਾ 'ਕੂਕਰੀ ਬਿਕਰਾਲ ।। 

ਗੁਰ ਗਿਆਨ ਕੀਰਤਨ ਗੋਬਿੰਦ ਰਮਣੈ ਕਾਟੀਐ ਜਮ ਜਾਲ ॥ (ਮ: 5--502) 
3. ਆਸਾ ਮਨਸਾ ਜਗਿ. ਮੋਹਣੀ ਜਿਨਿ ਮੋਹਿਆ ਸੋਸਾਰੁ ॥ 

ਸਭੁ ਕੋ ਜਮ ਕੇ ਚੀਰੇ? ਵਿਚਿ ਹੈ ਜੇਤਾ ਸਭੁ ਆਕਾਰੁ ॥ (ਮੰ: 3--851) 
4. ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥ 

ਨਾਨਕ ਮਨਮੁਖਿ ਬੋਧ ਹੈ ਗੁਰਮੁਖਿ ਮੁਕਤਿ ਕਰਾਏ ।। (ਮ: 3--559) 


1. ਭਿਆਨਕ, ਖ਼ਤਰਨਾਕ ਗ੍ਰੱਤੀ 2. ਘੇਰੇ । 


5. ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥ 

ਨਾਨਕ ਆਸਾ ਪੂਰੀਆ ਸਚੇ ਸਿਉਂ ਚਿਤੁ ਲਾਇ ।। 

ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥ 

ਨਾਨਕ ਨਿਹਚਲੁ ਕੌ ਨਹੀ ਬਾਝਹੁ ਹਰਿ ਕੈ ਨਾਇ ॥ (ਮ: 3--517) 
6. ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ 

ਹਰਿ ਸੁਖੁ ਪਲਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ । (ਮ: 3--850) 
7. ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੇ ਜਾ ਛੋਡੇ ਅਹੰਕਾਰੁ । 

ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰ ॥ _(ਮ: 3--851) 
8. ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ 

ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥ (ਮ: 3-956) 
9. ਨਾਂ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ।। 

ਕਿਆ ਕਰੇ ਏਹ "ਬਪੁੜੀ ਜਾਂ ਭੋਲਾਏ ਸੋਇ ॥ (ਮ: 3-956) 

10. ਵਡੇ ਵਡੇ ਰਾਜਨ ਅਰੁ ਭੂਮਨ” ਤਾ ਕੀ ਤਿਸਨ ਨ ਬੂਝੀ ॥ 

ਲਪਟਿ ਰਹੇ ਮਾਇਆ ਰੋਗ ਮਾਤੇ “ਲੋਚਨ ਕਛੂ ਨ ਸੂਝੀ ॥ 

ਬਿਖਿਆ ਮਹਿ ਕਿਨ ਹੀ ਤਿ੍‌ਪਤਿ ਨ ਪਾਈ ॥ 

'ਜਿਉ ਪਾਵਕੁ 'ਈਧਨਿ ਨਹੀ ਧਾਾਪੈ ਬਿਨ ਹਰਿ ਕਹਾ ਅਘਾਈ ॥ 

ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ” ਤਾ ਕੀ ਮਿਟੈ ਨ ਭ੍ਰਖਾ ॥ 

ਉਦਮੁ ਕਰੇ ਸੁਆਨ ਕੀ ਨਿਆਈ ਚਾਰੇ ਕੰਟਾ ਘੋਖਾ ॥ 

ਕਾਮਵਤ ਕਾਮੀ ਬਹੁ ਨਾਰੀ "ਪਰਗ੍੍‌ਰਹ ਜੋਹ ਨ ਚੂਕੈ ॥ 


ਦਿਨ ਪ੍ਰਤਿ ਕਰੇ ਕਰੇ ਪਛੁਤਾਪੈ ਸੋਗ ਲੋਭ ਮਹਿ ਸੂਕੇ॥ __(ਮ: 5-672) 
11. ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੈਨਿ ॥ 
ਤਿਸਨਾ ਭੁਖ ਨ ਉਤਰੇ ਅਨਦਿਨੁ ਜਲਤ ਫਿਰੈਨਿ ॥ (ਮ: 3--755) 


12. ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ।। 

ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ (ਮ: %--776) 
13. ਅੰਦਰਿ ਤਿਸਨਾ ਬਹੁਤੁ “ਛਾਦਨ ਭੋਜਨ ਕੀ ਆਸਾ ॥ 

“ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥੧ 


3. ਵਿਚਾਰੀ 4. ਭੂਮੀ-ਪਤੀ, ਜ਼ਮੀਨਾਂ ਵਾਲੋਂ 5. ਅੱਖਾਂ ਨਾਲ ਕੁਝ ਨਹੀ' ਸੁੱਝਦਾ 6. ਜਿਸ 
ਤਰ੍ਹਾਂ ਅਗਨੀ ਬਾਲਣ ਪੈਣ ਨਾਲ ਸ਼ਾਂਤ ਨਹੀਂ, ਹੋਰ ਪ੍ਰਚੋਡ ਹੈਦੀ ਹੈ, ਇਸੇ ਤਰ੍ਹਾਂ ਬਿਨਾ ਪ੍ਰਭੂ ਪ੍ਰਾਪਤੀ 
ਦੇ ਆਤਮਾ ਸ਼ਾਂਤ ਨਹੀ' ਹੁੰਦੀ 7. ਖਾਣੇ . ਕ੍ਰੱਤੇ ਵਾਂਗ ਹਰ ਪਾਸੇ ਲੱਭਦਾ ਫਿਰਦਾ ਹੈ 9. ਪਰਾਏ 
ਘਰ ਜਾਣ ਤੇ ਨਹੀ ਚੂਕਦਾ 10. ਸੁਹਣੇ-ਸੁਹਣੇਂ ਭੋਜਨਾਂ, ਵਸਤਰਾਂ ਆਦਿ ਦੀ ਭਾਰੀ ਇੱਛਾ ਰੱਖਦਾ 
ਹੈ 11. ਜਨਮ ਵਿਅਰਥ ਗੂੂਆ ਲੈਦਾ ਹੈ ; ਉਹ ਨਾ ਸਫਲ ਗ੍ਰਿਹਸਤੀ ਹ੍ਰੰਦਾ ਹੈ, ਨਾ ਸਫ਼ਲ ਤਿਆਗੀ । 


# 


ਪੰਚ ਦੋਖ. 195 


ਜਮ ਕਾਲੁ ਸਿਰਹੁ ਨ ਉਤਰੈ “ਤ੍ਰਿਬਿਧਿ ਮਨਸਾ ॥ 
`ਗੁਰਮਤੀ ਕਾਲੁ ਨ ਆਵੇ ਨੇੜੈ ਜਾ ਹੋਵੇ ਦਾਸਨਿ ਦਾਸਾ ॥ (ਮ: 1--140) 
14. ਧੀਆ ਪੂਤ ਛੋਡਿ ਸੋਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥੧ 
ਆਸਾ ਆਸ ਕਰੇ ਨਹੀ ਬੂਝੈ ਗੁਰ ਕੇ ਸਬਦਿ ਨਿਰਾਸ ਸੁਖੁ ਲਹੀਆ ॥ 
(ਮ: 4--835) 
15. ਕਬੀਰ ਆਸਾ ਕਰੀਐ ਰਾਮ ਕੀ ਅਵਰੇ ਆਸ ਨਿਰਾਸ ॥ 
ਨਰਕਿ ਪਰਹਿ ਤੇ ਮਾਨਈ ਜੋ ਹਰਿਨਾਮ ਉਦਾਸ । (ਕਬੀਰ, 1369) 
16. ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ।। 
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥ (ਰਵਿਦਾਸ, 1377) 
17. ਜੋ ਆਸਾ ਅਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ।। 
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੋ ਜਾਉ ॥(ਮ: 3--550) 


ਪੰਚ ਦੌਖ 

ਗੁਰਬਾਣੀ ਵਿੱਚ ਕਾਮ, ਕੌਂਧ, ਲੋਭ, ਮੋਹ, _ਅਹੈਕਾਰ ਨੂੰ ਪੰਜ ਚੌਰ, ਪੰਜ 
ਠੱਗ, ਪੰਜ ਡਾਕੂ, ਪੰਜ ਵਿਕਾਰ ਜਾਂ ਪੰਜ ਦੋਖ ਕਿਹਾ ਗਿਆ ਹੈ । ਇਹ ਚੋਰ ਜਾਂ 
ਡਾਕੂ ਇਸ ਲਈ ਹਨ ਕਿ ਜਿਹੜਾ ਸਾਡੇ ਸਿਰਜਨਹਾਰ ਨੇ ਸਾਡੇ ਸਰੀਰ ਅੰਦਰ 
ਸਾਡੇ ਲਈ ਨਾਮ ਰੂਪੀ ਅੰਮ੍ਰਿਤ ਰੱਖਿਆ ਹੈ--ਜਿਸ ਨੂੰ ਪੀ ਕੇ ਆਤਮਾਂ ਨੇ ਅਮਰ 
ਹੋਣਾ ਹੈ--ਇਹ ਪੰਜੇ ਵਿਕਾਰ ਦਿਨ-ਰਾਤ ਇਸ ਨੂੰ ਲੁੱਟੀ ਜਾ ਰਹੇ ਹਨ । ਇਹ 
ਅਜਿਹੇ ਭਿਆਨਕ ਦੋਖ ਜਾਂ ਰੋਗ ਹਨ, ਜਿਨ੍ਹਾਂ ਤੋ" ਛੁਟਕਾਰਾਂ ਪ੍ਰਾਪਤ ਕਰਨਾ 
ਬਹੁਤ ਕਠਿਨ ਹੈ । ਜਦ ਤਕ ਨਾਮ ਦੀ ਕਮਾਈ ਨਾਲ ਇਨ੍ਹਾਂ ਪੰਜਾਂ ਨੂੰ ਵੱਸ ਨਹੀ' 
ਕੀਤਾ ਜਾਂਦਾ, ਜਨਮ-ਮਰਨ ਦਾ ਭੈ ਬਣਿਆ ਰਹਿੰਦਾ ਹੈ, ਹਉਮੈ ਸਤਾਉ”ਦੀ ਰਹਿੰਦੀ 
ਹੈ ਅਤੇ ਜੀਵ ਜਮਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ । ਇਨ੍ਹਾਂ ਦੋਖਾਂ ਦਾ ਮਾਰਿਆ 
ਹੋਇਆ ਜੀਵ ਰੋ'ਦਾ ਹੀ ਜਗਤ ਵਿੱਚ ਆਉਦਾ ਹੈ ਅਤੇ ਰੋੱਦਾ ਹੀ ਇਸ ਤੋ” 
ਵਾਪਸ ਚਲਾ ਜਾਂਦਾ ਹੈ ।' 

ਮਨਮੁਖ ਲੋਕ ਗ਼ਫ਼ਲਤ ਦੀ ਗੂੜ੍ਹੀ ਨੀਦ ਵਿੱਚ ਸੁੱਤੇ ਪਏ ਹਨ, ਉਨ੍ਹਾਂ ਨੂੰ 
ਖ਼ਬਰ ਤਕ ਨਹੀ” ਕਿ ਇਹ ਪੰਜ ਡਾਕ੍ਹ ਕਿਸ ਬੇਰਹਿਮੀ ਨਾਲ ਉਨ੍ਹਾਂ ਦਾ ਘਰ ਲੁੱਟੀ 
ਜਾ ਰਹੇ ਹਨ । ਲੋਕ ਆਪੋ ਆਪਣੀ ਬੁੱਧੀ ਅਨੁਸਾਰ ਜਪ-ਤਪ, ਸੈੋਜਮ ਅਤੇ 





12. ਤਿੰਨਾਂ ਗੁਣਾਂ ਵਾਲੇ ਪਦਾਰਥਾਂ ਦੀ ਤ੍ਰਿਸ਼ਨਾ ਅਤੇ ਕਾਲ ਗੁਰਮੁਖਾਂ ਦੇ ਨੋੜੇ ਨਹੀ ਆਉ 'ਦੇ 1 


” 


196 ਗੁਰਮਤਿ ਸਿੱਧਾਂਡ 


ਹੋਰ ਕਈ ਵਿਧੀਆਂ ਦੁਆਰਾ ਇਨ੍ਹਾਂ ਪੰਜਾਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ 
ਯਤਨ ਕਰਦੇ ਹਨ ਪਰ ਇਨ੍ਹਾਂ ਸਾਧਨਾਂ ਦੁਆਰਾ ਸਫਲਤਾ ਪ੍ਰਾਪਤ ਨਹੀ" ਕਰ ਸਕਦੇ । 

ਗੁਰਮਤਿ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਸਰਲ, ਸੁਭਾਵਿਕ ਜੁਗਤੀ ਦੱਸਦੀ 
ਹੈ । ਇਹ ਜੁਗਤੀ ਜਾਂ ਸਾਧਨ ਆਪਣੇ ਅੰਦਰੋ" ਠਾਮ ਰੂਪੀ ਅੰਮ੍ਰਿਤ ਦਾ ਪਾਨ 
ਕਰਨਾ ਹੈ । ਜਿਹੜੇ ਭਾਗਾਂ ਵਾਲੇ ਜੀਵ ਪੂਰਨ ਸੈਤਾਂ ਦੀ ਸ਼ਰਨ ਲੈ ਕੇ “ਨਾਮ ਜਾਂ 
'ਸ਼ਬਦ' ਦੇ ਅੰਮ੍ਰਿਤ ਦਾ ਸੇਵਨ ਕਰਦੇ ਹਨ, ਉਹ ਬੜੀ ਆਸਾਨੀ ਨਾਲ ਇਨ੍ਹਾਂ ਪੰਜ 
ਅਸਾਧ ਰੋਗਾਂ ਤੋ" ਛੁਟਕਾਰਾ ਪ੍ਰਾਪਤ ਕਰ ਲੈਦੇ ਹਨ। 


1. ਇਸੁ ਦੇਹੀ ਅੰਦਰਿ ਪਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੈਕਾਰਾ ।। 
ਅਮ੍ਰਿਤ ਲੁਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੇ ਪੂਕਾਰਾ ।।(ਮ: 3--600) 


2. 1ਏਕ ਨਗਰੀ ਪੇਚ ਚੋਰ ਬਸੀਅਲੇ ॥ ੩ਬਰਜਤ ਚੋਰੀ ਧਾਵੇ ।। 


'ਤਿ੍‌ਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥ _ (ਮ: 1-503) 
3. “ਮਿਰਗ ਮੀਨ ਭ੍ਰਿਗ ਪਤੇਗ ਕੁਂਚਰ ਏਕ ਦੋਖ ਬਿਨਾਸ ॥ 
ਪੇਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ ॥ (ਰਵਿਦਾਸ, 486) 


4. ਪਪਚੈ ਪਤੇਗੁ ਮਿਗਿ ਭਿੰਗ ਕੁੰਚਰ ਮੀਨ ਇਕ ਇੰਦੀ ਪਕਰਿ ਸਘਾਰੇ ॥ 

ਪੈਚ ਭੁਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ । _ (ਮ: 4--983) 
5. ਪੇਚ ਦੌਖ ਛਿਦ ਇਆ ਤਨ ਮਹਿ ਪੰਬਖੈ ਬਿਆਧਿ ਕੀ ਕਰਣੀ ।। 

ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥(ਮ: 5, 1219) 


6. ਏਕ 'ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ” 
ਤਸਕਰ” ਪੋਚ ਚੋਰ ਲਗਈਆ ॥ 


1. ਸਰੀਰ ਰੂਪੀ ਨਗਰੀ ਵਿੱਚ ਪੰਜ ਚੌਰ (ਪੰਜ-ਵਿਕਾਰ) ਵੱਸਦੇ ਹਨ 2. ਇਹ ਰੋਕਦਿਆਂ- 
ਰੋਕਦਿਆਂ ਵੀ ਚੌਰੀ ਭਰਨ ਜਾਂਦੇ ਹਨ, ਭਾਵ ਬੇ ਕਾਬੂ ਹੋ ਜਾਂਦੇ ਹਨ 3“ ਤਿ੍‌੍‌ਹਦਸ =- ਤਿੰਨ -- ਦਸ-- 
ਤੇਰਾਂ; ਜੋ ਤਿੰਨਾਂ ਗੁਣਾਂ ਅਤੇ ਦਸ ਵਿਸ਼ਿਆਂ ਨੂੰ ਕਾਬੂ ਕਰ ਲੈਦਾ ਹੈ, ਉਹ ਮੁਕਤੀ ਪ੍ਰਾਪਤ ਕਰਦਾ ਹੈ 
੬. ਹਰਨ ਨਾਦ ਦੇ ਵਿਜ਼ੇ ਕਾਰਨ, ਮਛਲੀ ਜੀਭਾ ਦੇ ਵਿਸ਼ੇ ਕਾਰਨ, ਭੌਰਾ ਸੁਗੋਧੀ ਦੇ ਵਿਸ਼ੇ ਕਾਰਨ, 
ਭੰਬਟ (ਪਤੇਗਾ) ਅੱਖਾਂ ਦੇ ਵਿਸੇ ਕਾਰਨ, ਹਾਥੀ ਕਾਮ ਦੇ ਵਿਸ਼ੇ ਕਾਰਨ ਮ ਰਿਆ ਜਾਂਦਾ ਹੈ । ਜਿਸ 
ਇਨਸਾਨ ਨੂੰ ਇਹ ਪੰਜੇ ਲਾ-ਇਲਾਜ ਬੀਮਾਰੀਆਂ ਇਕੱਠੀਆਂ ਲੱਗੀਆਂ ਹੋਣ, ਉਸ ਦੇ ਬਚਾਅ ਦੀ ਕੀ 
ਆਸ ਹੋ ਸਕਦੀ ਹੈ $ 6. ਦੌਸ਼, ਕਲੰਕ 6. ਵਿਜ਼ਿਆਂ-ਵਿਕਾਰਾਂ ਵਾਲੀ ਕਰਨੀ ਜਾਂ ਰਹਿਣੀ 7. ਘਰ, 
ਭਾਵ ਸਰੀਰ 8. ਦਿਨ-ਰਾਤ 8. ਲੁਟੇਰੇ । 


4 


ਪੰਚ ਦੌਖ ,ਡੜ 


ਧਰਮੁ ਅਰਥੁ ਸਭ “'ਹਿਰਿ ਲੇ ਜਾਵਹਿ ਮਨਮੁਖ ਅਧਲੇ ਖਬਰਿ ਨ ਪਈਆ ॥ 


(ਮ: $--833) 
7. “ਜਿਉਂ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇ ॥ 
ਲੋਭੀ ਜੇਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ (ਮ: 5--50) 
8. ਜਿਨ੍ਹਾ ਔਤਰਿ ਲੌਭ ਵਿਕਾਰੁ ਹੈ ਦੂਜੈ ਭਾਇ ਖੁਆਇ । 
ਜੋਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥। (ਮ: 3--516) 


9. ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੈਗੇਰਾ ।। 


10. 


11. 


12. 


13. 


12. 


ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੇਦੇਰਾ” ।। 
(ਮ: &--711) 

ਲੋਭ ਲਹਰਿ ਸਭੁ ਸੁਆਨੁ'? ਹਲਕੁ ਹੈ ਹਲਕਿਓ ਸਭਹਿ ਬਿਗਾਰੇ ।। 

ਮੇਰੇ ਠਾਕ੍ਰ ਕੇ ਦੀਬਾਨਿ ਖਬਰਿ ਹੋਈ ਗੁਰਿ ਗਿਆਨ ਖੜਗ“ ਲੈ ਮਾਰੇ ॥ 
(ਮੰ: $--983) 

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੜਾ ਨੇਹੁ ॥ 

“ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੋਹੁ । (ਫਰੀਦ, 1378) 

“ਲੋਭੀ ਕਾ ਵੇਸਾਹੁ ਨ ਕੀਸੈ ਜੋਕਾਂ ਪਾਰਿ ਵਸਾਇ । 

ਅਤਿਕਾਲਿ ਤਿਥੈ ਧੁਹੈ ਜਿਥੇ ਹਥ ਨ ਪਾਇ । 

ਮਨਮੁਖ ਸੇਤੀ ਸੇਗੁ ਕਰੇ ਮੁਹਿ ਕਾਲਖ ਦਾਗ ਲਗਾਇ ।। 


ਮੁਹ ਕਾਲ ਤਿਨ ਲੋਭੀਆਂ ਜਾਸਨਿ ਜਨਮੁ ਗਵਾਇ ॥ __(ਮ: 3-1417) 
ਮਾਇਆ ਕਾਮਿ ਵਿਆਪਿਆ ਸਮਝੋ ਨਾਹੀ ਗਾਵਾਰੁ ।। 
ਉਠਿ ਚਲਿਆ ਪਛੁਤਾਇਿਆ “ਪਰਿਆ ਵਸਿ ਜੈਦਾਰ ॥ (ਮੱ: 5--43) 


ਜਪੁ ਤਪੁ ਸੈਜਮੁ ਛੋਡਿ "ਸੁਕਿਤ ਮਤਿ ਰਾਮਨਾਮੁ ਨ ਅਰਾਧਿਆ ॥ 
ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ”' ਗਲਿ ਬਾਂਧਿਆ ॥ 
“ਤਰੁਣ ਤੇਜੁ ਪਰਤਿ੍‌ਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ 


10. ਲੁੱਟ ਕੇ ਲੇ ਜਾਦੋ ਹਨ 1 ਜਿਸ ਤਰ੍ਹਾਂ ਹਲਕਾਇਆ ਹੋਇਆ ਕ੍ਰੱਤਾ ਹਰ ਪਾਸੋ 


ਦੌੜਿਆਂ ਫਿਰਦਾ ਹੈ _ਇਸੇਂ ਤਰ੍ਹਾ ਲੋਭੀ ਵਿਅਕਤੀ _ਭਖ (ਜਾਇਜ਼) _ਭਖ (ਨਾ ਜਾਇਜ਼) 
ਨਹੀਂ ਦੇਖਦਾ, ਸਭ ਕਝ ਹੜੱਪ ਕਰ ਜਾਂਦਾ ਹੈ 12. ਮੰਦਾ, ਬੁਰਾ 13. ਕ੍ਰੱਤਾ 14. ਤਲਵਾਂਰ 
18. ਜੇ ਲੋਭ ਹੈ ਤਾਂ ਪਿਆਰ ਝੂਠਾ ਹੈ 16. ਕਿੰਨੀ ਦੇਰ ਝੱਟ ਲੰਘ ਸਕਦਾ ਹੈ, ਗੁਜ਼ਾਰਾ ਹੋ ਸਕਦਾ ਹੈ; 
ਭਾਵ, ਜਿੱਥੋਂ ਲੋਭ ਹੋਵੈ ਓਥੇ ਪਿਆਰ ਬਹੁਤੀ ਦੇਰ ਨਹੀ` ਚੱਲ ਸਕਦਾ 17. ਜਿੱਥੋਂ“ ਤਕ ਵਾਹ ਲੱਗੇ ਲੌਭੀ 
ਦ' ਇਤਬਾਰ ਨਹੀ` ਕਰਨਾ ਚਾਂਹੀਦਾ 18. ਜਮ ਦੇ ਵੱਸ ਪੈੱਦਾ ਹੈ 19. ਚੰਗੇ ਕੌਮਾਂ ਵਲ ਲਿਜਾਣ 
ਵਾਲੀ ਕਿਰਤ 20. ਇਸਤਰੀ 21. ਜੁਆਨੀ ਦੇ ਜ਼ੋਰ ਹੈਨ ਪਰਾਈ-ਇਸਤਰਕੀ ਵੱਲ ਿੱਚਿਆ ਜਾਂਦਾ ਹੈ 
ਅਤੇ ਨੀਕ-ਗ਼ਲਤ ਨਹੀਂ ਪਛਾਂਣਦਾ । 


198 ਗੁਰਮਤਿ ਸਿੱਧਾਂਗ 


%ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥ (ਬੇਣੀ, 93) 
15. ਨਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖ ਪਾਵਹਿ ॥ $ 
“ਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ।(ਮ: 5--403) 
16. “ਪਲਕ ਦਿ੍‌ਸਟਿ ਦੇਖਿ ਭੂਲੋਂ ਆਕ ਨੀਮ ਕੋ ਤ੍ਰੰਮਰੁ ॥ 
#ਜੈਸਾ ਸੈਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰਗ੍ਰਿਹੁ ॥(ਮ: 5--403) 
17. ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥ 
ਮਾਇਆ ਜਾਲੁ ਪਸਾਰਿਆ ਭੀਤਰਿ ਚੋਗ“ ਬਣਾਇ ॥ (ਮ: 5--50) 
18. ਓਇ ਫਿਇ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ”ੈ ਕਰਿ ਵਿਕਰਾਲ ।। 
ਓਨਾ ਪਾਸ ਦੁਆਸ ਨ ਭਿਟੀਐ ਜਿਨ ਅੰਤਰਿ ਕ੍ਰੋਧ ਚਡਾਲ ॥ (ਮ: &--20) 
19. ਜਾ ਕੇ ਕੀਐ ਸ੍ਮੁ ਕਰੇ ਤੇ ਬੈਰ ਬਿਰੋਧੀ । 
ਅੰਤ ਕਾਲਿ ਭਜਿ ਜਾਹਿ ਗੇ ਕਾਹੇ ਜਲਹੁ ਕਰੋਧੀ ॥ (ਮ: 5-809) 
20. ਇਹੁ ਜਗੁ ਭਰਮਿ ਭੁਲਾਇਆ ਮੌਹ ਠਗਉਲੀ” ਪਾਇ ॥ 
ਜਿਨਾ ਸਤਿਗੁਰੁ ਭੇਟਿਆ ਤਿਨ “ਨੇੜਿ ਨ ਭਿਟੈ ਮਾਇ ॥ _(ਮ: 3--233) 
21. ਜੇਤਾ ਮੌਹੁ ਹਉਮੈ ਕਰਿ ਭੁਲੋ ਮੇਰੀ ਮੇਰੀ ਕਰਤੇ ”ਛੀਨਿ ਖਰੇ ॥ 
ਤਨੁ ਧਨ ਬਿਨਸੈ ਸਹਸੇ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ 1 (1014) 
22, ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ।1 
ਅੰਤਰਿ ਲੌਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ।। (ਮ: 3--1132) 
23. ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥ 
ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹ ।। (ਮ: 5--707) 
24. ਲਬ ਲੌਭ ਅਹੈਕਾਰ ਦੀ ਮਾਤੀ ਮਾਇਆ ਮਾਹਿ ਸਮਾਣੀ ॥ 
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥ (ਮ: 1--722) 
25. ਕਾਮੁ ਕੰਧ ਦੁਇ ਭਏ ਜਗਾਤੀ”' ”ਮਨਤਰਗ ਬਟਵਾਰਾ ।। 
ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥ (ਕਬੀਰ, 333) 
22. ਕਾਮ ਦੀ ਮਸਤੀ ਵਿੱਚ 23. ਪਲ ਭਰ ਦੇ ,ਕਾਮ ਦੇ ਸੁਆਦ ਕਾਰਨ ਕਰੋੜਾਂ 
ਦਿਵਸ (ਨਰਕ ਦੋ) ਦੁੱਖ ਵਿੱਚ ਜਲਣਾ ਪੈਦਾ ਹੈ 34. ਘੜੀ-ਪਲ _ ਲਈ ਰੰਗ _ਮਾਣਦਾ 
ਹੈ, ਫਿਰ ਬਾਰ-ਬਾਰ ਪਛਤਾਉ'ਦਾ ਹੈ 25. ਜਿਸ ਤਰ੍ਹਾਂ ਅੱਕ ਦੀ ਕਕੜੀ ਅਤੇ ਨਿੰਮ ਦੀ ਨਿਮੌਲੀ ਬਾਹਰੋ' 
ਦੇਖਣ ਨੂੰ ਸੁਹਣੀ ਲਗਦੀ ਹੈ, ਪਰ ਅੰਦਰੋ ਕੌੜੀ ਹੁੰਦੀ ਹੈ, ਇਸੇ ਤਰ੍ਹਾਂ ਪਲ-ਭਰ ਦੇ ਦਿਖਾਵੇ ਨੂੰ ਦੇਖ ਕੇ 
ਭੁੱਲ ਜਾਂਦਾ ਹੈ 26. ਪਰਾਈ ਵਸਤੂ/ਇਸਤਰੀ ਸੱਪ ਦੇ ਸਮਾਨ ਹੈ 27. ਚੌਗਾ 28. ਗੰਦਗੀ 
29. ਉਹ ਬੂਟੀ ਜੌ ਠੱਗ ਲੌਕਾਂ ਨੂੰ ਖੁਆ ਕੇ, ਉਨ੍ਹਾਂ ਨੂੰ ਠੱਗ ਲਿਆ ਕਰਦੇ ਸਨ 30. ਮਾਇਆ ਉਨ੍ਹਾਂ 


ਦੇ ਨੇੜੇ ਨਹੀ ਆਉਦੀ 31. ਖੋਹ ਕੇ ਲੈ ਜਾਂਦੇ ਹਨ 32. ਮਸ੍ਹਲੀਏ, ਮਸੂਲ ਲੈਣ ਵਾਲੇ 33. ਮਨ 
ਦੀਆਂ ਤਰੋਗਾਂ (ਲਹਿਰਾਂ) ਲੁਟੇਰਿਆਂ ਸਮਾਨ ਹਨ । 





26. “ਰਖੈ ਕਾਮੇ ਦੋਸਤੀ ਭੁਖੇ ਸਾਦੇ ਗੈਢੁ ॥ 
_ ਦੱਲਬੇਂ ਮਾਲੋਂ ਘੁਲਿ ਮਿਲਿ ਮਿਚਲਿ “ਉੱਘੇ ਸਉੜਿ ਪਲੰਘੁ ॥ (ਮ: 1,1288) 
27. ਰਾਜੁ ਮਾਲ ਰੂਪੁ ਜਾਤਿ ਜੋਬਨੁ ਪੰਜੇ ਠਗ ॥ 


ਏਨੀ ਠਗੀ' ਜਗੁ ਠਗਿਆ ਕਿਨੈ ਨ ਰਖੀ ਲਜ ॥ 
ਏਨਾ ਠਗਨਿ੍‌ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥ 


ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ । (ਮ: 1-1256) 


ਓਸਾਕਸ 


ਗੁਰਮਤਿ ਅਨੁਸਾਰ ਇਸ ਸਰੀਰ ਦੇ ਦਸ ਦੁਆਰੇ ਹਨ । ਨੰ ਦਰਵਾਜ਼ੇ ਪ੍ਰਗਟ 
ਹਨ ਤੇ ਦਸਵਾਂ ਦੁਆਰ ਗੁਪਤ ਹੈ । ਨੌਆਂ ਦਰਵਾਜ਼ਿਆਂ (ਦੋ ਅੱਖਾ, ਦੋ ਕੌਨ, 
ਦੋ ਨੱਕ, ਇਕ ਮੂਹ ਤੇ ਦੋ ਹੇਠਲੇ ਦਰ) ਦੇ ਜਿੰਨੇ ਵੀ ਰਸ ਮਨ-ਇੰਦਰੀਆਂ ਭੋਗਦੇ 
ਹਨ, ਸੱਭ ਫਿੱਕੇ ਹਨ । ਸੁਆਦਲੇ ਭੋਜਨ ਤੇ ਚੰਗੇ ਚੋਗੇ ਪਦਾਰਥਾਂ ਦਾ 
ਰਸ; ਸ਼ਰਾਬਾਂ, ਕਬਾਬਾਂ ਦਾ ਰਸ; ਸੋਨੇ, ਚਾਂਦੀ, ਹੀਰ ਤੇ ਜਵਾਹਰ ਦੇ ਪਹਿਣਨ ਦਾ 
ਰਸ; ਸੈਦਰ ਕਾਮਣੀ ਦੇ ਰੂਪ ਨੂੰ ਵੇਖਣ ਦਾ ਰਸ; ਕੇਸਰ, ਕਪੂਰ ਤੇ ਚੋਦਨ ਆਦਿ 
ਸੁਗੈਧੀਆਂ ਦਾ ਰਸ; ਅਮੀਰੀ ਠਾਠ-ਬਾਠ ਤੇ ਖ਼ੂਬਸੂਰਤ ਮਹੱਲਾਂ ਤੇ ਭਵਨਾਂ ਦਾ ਰਸ; 
ਖੁਸ਼ਬੂਦਾਰ ਫੁੱਲਾਂ ਦੀਆਂ ਕੋਮਲ ਸੇਜਾਂ ਆਦਿ ਦਾ ਰਸ; ਸੁੰਦਰ ਹਾਰ-ਸ਼ਿੰਗਾਰ ਦਾ 
ਰਸ ਆਦਿ ਸਭ ਇੰਦਰੀਆਂ ਦੇ ਝੂਠੇ ਭੋਗ ਹਨ । ਇਹ ਰਸ ਜੀਵ ਨੂੰ ਸੁਆਦਲੇ 
ਅਤੇ ਪਿਆਰੇ ਲੱਗਦੇ ਹੋਣਗੇ, ਪਰ ਇਨ੍ਹਾਂ ਵਿੱਚ ਸੱਚਾ ਅਨੰਦ ਨਹੀ' ਹੈ । ਇਨ੍ਹਾਂ ਨਾਲ 
ਮਨ ਵਿੱਚ ਸੱਚੀਂ ਤ੍ਰਿਪਤ ਜਾਂ ਸ਼ਾਂਤੀ ਨਹੀ ਆ ਸਕਦੀ, ਸਗੋ' ਤ੍ਰਿਸ਼ਨਾਂ ਦੀ ਅੱਗ ਹੋਰ 
ਵੱਧ ਭੜਕਦੀ ਹੈ । ਮਨ ਇੱਕ ਹੈ--ਚਾਹੇ ਇਸ ਨੂੰ ਨਾਮ ਵਿੱਚ ਲਾ ਲਉ, ਚਾਹੇ 
ਭੋਗਾਂ ਵਿੱਚ । ਮਨਮੁੱਖ ਤੇ ਅਗਿਆਨੀ ਜੀਵ ਬਾਹਿਰਮੁਖੀ ਰਸਾਂ-ਕਸਾਂ ਦੇ ਭੋਗਾਂ ਵਿੱਚ 
ਹੀ ਆਪਣੇ ਅਨਮੋਲ ਮਨੁੱਧੀ ਜੀਵਨ ਨੂੰ ਗਵਾ ਦਿੰਦੇ ਹਨ। ਉਹ ਸਦਾ ਦੁਖੀ 
ਤੇ ਵਿਲਕਦੇ ਰਹਿੰਦੇ ਹਨ 1 ਉਨ੍ਹਾਂ ਨੂੰ ਜਮਾਂ ਦਾ ਭੈ ਬਣਿਆ ਰਹਿੰਦਾ ਹੈ ਤੇ ਉਹ 
ਆਪਣਾ ਸਾਰਾ ਜੀਵਨ 'ਦੂਜੇ ਭਾਉ' ਵਿੱਚ ਹੀ ਗਵਾ ਲੰ'ਦੇ ਹਨ । ਪਰ ਜੋ ਨਾਮ 

34. ਕਾਮ ਦਾ ਰੂਪ ਨਾਲ ਤੋਂ ਸੁਆਦ ਦਾ ਭੁੱਖ ਨਾਲ ਸੰਬੰਧ ਹੈ 35. ਲੋਭੀ ਵਿਅਕਤੀ ਧਨ 


ਨਾਲ ਘੁਲ-ਮਿਲ ਕੋ ਇਕ-ਰ੍ਰਪ ਹੋਇਆ ਹ੍ਰੰਦਾ ਹੈ 36. ਜਿਸ ਨੂੰ ਨੀਂਦ ਆਈ ਹੌਵੇ, ਉਸ ਨੂੰ ਸੌੜੀ 
(ਤੰਗ) ਜਗ੍ਹਾ ਹੀ ਪਲੰਘ ਵਰਗੀ ਲੱਗਦੀ ਹੈ । 


200 ਗ੍ਰਮਤਿ,ਸਿੱਧਾਂਤ 


ਰੂਪੀ ਸੱਚੇ ਰਸ ਜਾਂ ਮਹਾਂ-ਰਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਦੁਨਿਆਵੀ ਰਸਾਂ- 
ਕਸਾਂ ਦੀ ਪਿਆਸ ਸਦਾ ਲਈ ਸ਼ਾਂਤ ਹੋ ਜਾਂਦੀ ਹੈ ਤੇ ਮਨ ਦੀਆਂ ਜਨਮਾਂ-ਜਨਮਾਂ ਦੀਆਂ 
ਭੁੱਖਾਂ ਮਿਟ ਜਾਂਦੀਆਂ ਹਨ । ਨਾਮ ਦੇ ਸੱਚੇ ਰਸ ਦੀ ਪ੍ਰਾਪਤੀ ਤੋ" ਪਿੱਛੋਂ ਕੋਈ ਦੂਜਾ 
ਰਸ ਉਨ੍ਹਾਂ ਨੂੰ ਨਹੀ" ਭਾਉ”ਦਾ, ਸਗੋ' ਜਿਹੜੇ ਰਸ ਹੁਣ ਮਿੱਠੇ ਲਗਦੇ ਹਨ, ਉਹ ਫਿੱਕੇ 
ਤੇ ਬੇ-ਸੁਆਦੇ ਲੱਗਣ ਲੱਗ ਪੈ'ਦੇ ਹਨ ਅਤੇ ਮਨ ਵਿੱਚ ਸੱਚਾ ਵੈਰਾਗ ਪੈਦਾ ਹੋ 
ਜਾਂਦਾ ਹੈ । 


1. ਰਸੁ ਸੁਇਨਾ ਰਸੁ ਰੁਪਾ ਕਾਮਣਿ` ਰਸੁ ਪਰਮਲ£ ਕੀ ਵਾਸੁ ॥ 

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ।। 

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥ (ਮ: 1-15) 
3. ਸਭਿ ਰਸ ਭੋਗਣ ਬਾਦਿ”" ਹਹਿ ਸਭਿ ਸੀਗਾਰ ਵਿਕਾਰ ।। 

ਜਬ ਲਗੁ ਸਬਦਿ ਨ ਭੇਂਦੀਐ ਕਿਉ ਸੋਹੈ ਗੁਰਦੁਆਰਿ ॥ _ (ਮ: 1--19) 
3. ਕਿਆ ਤੂ ਰਤਾ ਦੇਖਿ ਕੈ ਪੁਤ ਕਲਤ ਸੀਗਾਰ ॥ 


ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੋਗ ਅਪਾਰ । (ਮ: 6-42) 
4. ਜਿਤ ਮੁਖਿ ਨਾਮੁ ਨ ਉਚਰਹਿ ਬਿਨੁ ਨਾਵ ਰਸ ਖਾਹਿ ॥ 
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥ (ਮ: 6-473) 


5. ਜਿਨਿ ਜਿਹਵਾ ਹਰਿ ਰਸੁ ਨ ਚਖਿਓ ਸਾ ਜਿਹਵਾ ਜਲਿ ਜਾਉ ॥ 

ਅਨ ਰਸ” ਸਾਦੇ' ਲਗਿ ਰਹੀ ਦੁਖੁ ਪਾਇਆ ਦੂਜੈ ਭਾਇ ॥ _(ਮ: 3-558) 
6. ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ" ॥ 

ਹਰਿ ਕਾਂ ਨਾਮੁ ਐਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ 'ਮੀਠ ਰਸ ਗਾਨੇ ॥ 

(ਮ: %--169) 

?. ਸਭਿ ਰਸ ਤਿਨ ਕੇ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥ 

ਹਰਿ ਦਰਗਹਿ ਤੇ ਮੁਖ ਉਜਲੋ ਤਿਨ ਕਉ ਸਭਿ ਏਖਣ ਜਾਹਿ ॥(ਮ: 4,310) 
8. ਖਾਤ ਪੀਤ ਅਨੇਕ ਬਿੰਜਨ” ਜੈਸੇ 'ਭਾਰ ਬਾਹਕ ਖੋਤ ॥ 

ਆਠ ਪਹਰ ਮਹਾ ਸਰਮ ਪਾਇਆ ਜੈਸੇ ਬਿਰਖ ਜੋਤੀ" ਜੋਤ'£ ॥ (1121) 





1. ਇਸਤਰੀ 2. ਚੋਦਨ ਰਗੜਨ ਤੋਂ' ਪੈਦਾ ਹੌਣ ਵਾਲੀ ਸੁਗੈਧੀ 3. ਵਿਅਰਥ 4. ਹੌਰ ਰਸ 
5. ਸੁਆਦ 6. ਬਿਲਕੁਲ ਫਿੱਕੇ ਹਨ 7. ਗੰਨੇ ਵਰਗਾ ਮਿੱਠਾ 8. ਭੋਜਨ, ਰਸ 9. ਭਾਰ ਢੋਣ ਵਾਲਾ 
ਖੌਤਾ 10. ਬਲਦ ! 1. ਜੌਤਰ ਵਿੱਚ ਭਾਵ ਕੌਲ ਵਿੱਚ 12. ਜੋਇਆ ਹ੍ਰੰਦਾ ਹੈ । 


੧੦੦ ੭ 


ਸੈਸਾਰ ਰੌਗੀ ਹੈਂ 904 
9. ਫਗੀਦਾ ਸਕਰ ਖੰਡੁ ਨਿਵਾਤ'' ਗੁੜ ਮਾਖਿਉ ਮਾਂਝਾ ਦੁਧੁ ।। 

ਸਭੇ ਵਸਤ ਮਿਠੀਆਂ ਰਬ ਨ ਪੁਜਨਿ ਤੁਧੁ ॥ 

ਫਰੀਦਾ ਰੋਟੀ ਮੇਰੀ ਕਾਠ'“ ਦੀ ਲਾਵਣ” ਮੇਰੀ ਭੁਖ ॥ 

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥ 

ਰੁਖੀ ਸੁਖੀ ਖਾਇ ਕੇ ਠੋਢਾ ਪਾਣੀ ਪੀਉ ॥ 

ਫਰੀਦਾ ਦੇਖਿ ਪਰਾਈ ਚੋਪੜੀ ਨ ਤਰਸਾਏ ਜੀਉ ॥ _ (ਫਰੀਦ, 1379) 


ਸਤਿਗੁਰੂ ਤੋਂ ਬਿਨਾ ਸਾਰਾ ਸੰਸਾਰ ਰੋਗੀ ਹੈ 


ਸਾਰਾ ਸੋਸਾਰ ਨਾਸ਼ਵਾਨ_ ਪਰਿਵਰਤਨਸ਼ੀਲ ਜਾਂ ਰੋਗੀ ਹੈ । ਇਸ ਨੂੰ ਮੋਤ 
ਸਤੇ ਹਉਮੈ ਦਾ ਭਿਆਨਕ ਰੋਗ ਲੱਗਾ ਹੋਇਆ ਹੈ । ਅਸੀਂ” ਜੁਗਾਂ-ਜੁਗਾਂ ਤੋ" ਇਸ 
ਰੋਗ ਨਾਲ ਬਿਮਾਰ ਤੁਰੇ ਆ ਰਹੇ ਹਾਂ । ਚਾਰੇ ਖਾਣੀਆਂ ਇਸ ਰੋਗ ਵਿੱਚ ਗ੍ਰਸਤ 
ਹਨ । ਬ੍ਰਹਮਾ, ਵਿਸ਼ਨੂੰ, ਮਹੇਸ਼ ਜੋ ਕ੍ਰਮਵਾਰ ਸ੍ਰਿਸ਼ਟੀ ਦੇ ਕਰਤਾ, ਪਾਲਕ ਤੇ 
ਸੈਘਾਰਕ ਹਨ, ਵੀ ਰੋਗੀ ਹਨ । ਸਾਰੀਆਂ ਪੁਰੀਆਂ, ਖੇਡ-ਬ੍ਰਹਿਮੰਡ, ਸਾਰੇ ਲੌਕ, 
ਦੀਪ ਤੇ ਨੌਂ“ ਖੰਡ ਪ੍ਰਿਥਵੀ, ਪਉਣ, ਪਾਣੀ, ਬੈਸੈਤਰ, ਧਰਤੀ, ਆਕਾਸ਼ ਆਦਿ ਸਭ 
ਰੋਗੀ ਹਨ, ਕਿਉਕਿ ਇਹ ਸਭ ਨਾਸ਼ਵਾਨ ਹਨ । ਸਾਰੀ ਰਚਨਾ ਕਾਲ ਦੇ ਪਰਿ- 
ਵਰਤਨਸ਼ੀਲ ਪ੍ਰਭਾਵ ਅਧੀਨ ਹੈ । ਕੇਵਲ ਇਕ ਅਕਾਲਪੁਰਖ ਨਿਹਚਲ, 
ਅਬਿਨਾਸ਼ੀ ਜਾਂ ਅਰੋਗੀ ਹੈ ਜਾਂ ਉਹ ਗੁਰਮੁਖ, ਜਿਨ੍ਹਾਂ ਦੇ ਅੰਦਰ 'ਸ਼ਬਦ' ਪ੍ਰਗਟ ਹੈ, 
ਅਬਿਨਾਸ਼ੀ ਅਤੇ ਅਰੋਗੀ ਹਨ : 'ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ 
ਸਤਿਗੁਰੂ ਜੋਗੀ' (ਮ: 5. ਪੰ 1140)। ਸੱਚੇ ਗ੍ਰਰਮੁਖ ਆਪ ਵੀ ਅਰੋਗ ਹਨ ਅਤੇ ਇਸ 


ਰੋਗ ਦੇ ਵੈਦ ਵੀ ਹਨ । ਉਨ੍ਹਾਂ ਕੋਲ ਸ਼ਬਦ ਰੂਪੀ ਅਖਧ ਹੈ, ਜੋ ਸਭ ਰੋਗਾਂ ਦਾ 


ਸੱਚਾ ਦਾਰੂ ਹੈ । ਗੁਰਮੁਖ ਜਨ 'ਸ਼ਬਦ' ਜਾਂ 'ਨਾਮ` ਦੀ ਸੋਜੀਵੀ ਬੂਟੀ ਰਾਹੀ' 
ਆਪਣੀ ਸ਼ਰਣ ਆਉਣ ਵਾਲੋਂ ਸਿੱਖਾਂ-ਸੇਵਕਾਂ ਨੂੰ ਵੀ ਅਰੋਗ ਕਰ ਦਿੰਦੇ ਹਨ | 





13. ਮਿਸ਼ਰੀ 14. ਲੱਕੜ ਦੀ ਕੌਟੀ ਮੋਰਾ ਖਾਣਾ ਹੈ 15. ਭੁੱਖ ਮੋਰੀ ਸਬਜੀ ਹੈ । 


202 ਗੁਰਮਤਿ ਸਿੱਧਾਂਭ 


ਸਾਰਾ ਸੈਸਾਰ ਰੋਗੀ ਹੈ 

1. ਪਉਣੁ ਪਾਣੀ ਬੈਸੈਤਰੁ` ਰੋਗੀ ਰੋਗੀ “ਧਰਤਿ ਸਭੋਗੀ ॥ 

ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੇਬ ਸਜੋਗੀ ॥ 

ਰੋਗੀ ਬ੍ਰਹਮਾ ਬਿਸਨੁ ਸਰੁਦ੍ਾ£ ਰੋਗੀ ਸਗਲ ਸੈਸਾਰਾ ॥ 

ਹਰਿ ਪਦੁ ਚੀਨਿ ਭਏ ਸੇ ਮੁਕਤੇ ਗਰ ਕਾ ਸਬਦੁ ਵੀਚਾਰਾ ॥ 

ਰੋਗੀ ਸਾਤ ਸਮੁੰਦ ਸ ਨਦੀਆ ਖੰਡ ਪਤਾਲ ਸਿ ਰੋਗਿ ਭਰੇ । 

ਹਰਿ ਕੇ ਲੋਕ ਸਿ ਸਾਚਿ ਸੁਹੇਲੇ ਸਰਬੀ ਥਾਈ ਨਦਰਿ ਕਰੇ ॥ 

ਰੋਗੀ ਖਟ ਦਰਸਨ ਭੇਖਧਾਗੀ ਨਾਨਾ: ਹਠੀ ਅਨੇਕਾ ॥ 

ਬੋਦ ਕਤੇਬ ਕਰਹਿ ਕਹ? ਬਪੁਰੇ ਨਹ ਬੂਝਹਿ ਇਕ ਏਕਾ ॥ 

ਮਿਠ ਰਸੁ ਖਾਇ ਸੁ ਰੋਗਿ ਭਰੀਜੇ ਕੈਦ' ਮੂਲਿ ਸੁਖੁ ਨਾਹੀ । 

ਨਾਮੁ ਵਿਸਾਰਿ ਚਲਹਿ ਅਨ ਮਾਰਗਿ ਅੰਤ ਕਾਲਿ ਪਛੁਤਾਹੀ ॥ 

ਤੀਰਥਿ ਭਰਮੋ ਰੋਗੁ ਨ ਛੂਟਸਿ ਪੜਿਆ ਬਾਦ ਬਿਬਾਦੁ ਭਇਆ ।! 

ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜ ਭਇਆ ।। 

(ਮ: 3--1153) 

2. ਬ੍ਹਮਾ ਬਿਸਨੁ ਮਹਾਦੇਉ ਤ੍ਰੋ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ 

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ।| 

ਹਉਮੈ ਰੌਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ।। 

ਗੁਰ ਪਰਸਾਦੀ ਕੌ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥ 

(ਮ: %--735) 

3. ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੇਸਾਰਾ ॥ 

ਗੁਰਮੁਖਿ ਬੁਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ।। _(ਮ: 3-1130) 
4. ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿਕਾਰਾ ।। 

ਗੁਰਮੁਖਿ ਪ੍ਰਾਣੀ ਜਮੁ ਨੜਿ ਨ ਆਵੈ ਜਿਨ ਹਰਿ ਰਾਖਿਆ "ਉਰਿਧਾਰਾ (1130) 
5. ਸਿਵ ਬਿਰੋਚ ਅਰੁ ਇੰਦ ਲੋਕ ਤਾਮਹਿ” ਜਲਤੌ ਫਿਰਿਆ ॥ 

ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ 'ਹਿਰਿਆ ॥ (1219) 
6. “ਬਹਲੇ ਭੇਖ ਭਵਹਿ ਦਿਨ ਰਾਤੀ ਹਉਮੈ ਰੋਗੁ ਨ ਜਾਈ . 

1. ਅੱਗ 2. ਭੌਗਾਂ ਵਾਲੀ ਧਰਤੀ 3. ਸਰੂਦ੍ਾ =ਸ਼ਿਵਜੀ ਸਮੇਤ 4. ਕਈ ਤਰ੍ਹਾਂ ਦੇ $. ਵਿਚਾਰੋ 
6. ਧਰਤੀ ਵਿੱਚ ਉਗਣ ਵਾਲੀਆਂ ਜੜੀਆਂ, ਬੂਟੀਆਂ, ਸਬਜ਼ੀਆਂ ਆਦਿ 7. ਜਿਸ ਨੇ ਇਨ੍ਹਾਂ ਨੂੰ ਪੈਦਾ 


ਕੀਤਾ ਹੈ, ਉਸ ਨੂੰ ਯਾਦ ਨਹੀ ਕਰਦੇ 8. ਅੰਦਰ ਧਾਰ ਕੈ ਰੱਖਿਆ 9. ਬ੍ਰਹਮਾ 10. ਤਾਮਸ ਵਿੱਚ, 
ਕੁੰਧ ਵਿੱਚ 11. ਦੂਰ ਕੀਤਾ 13. ਬਹੁਤੇ । 


ਸਾਰਾ ਸੋਸਾਰ ਰਗੀ ਹੈ 


ਪੜਿ ਪੜਿ ਲ੍ਰਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥ 
(ਮ: 3--1131) 
7. ਹਉਮੈ ਰੋਗੁ ਮਾਨੁਖ ਕਉ ਦੀਨਾ ॥ ਕਾਮ ਰੋਗਿ ਮੈਗਲ' ਬਸਿ ਲੀਨਾ ॥ 
ਦ੍ਰਿਸਟਿ ਰੌਗਿ ਪਚਿ ਮੁਏ ਪਤੰਗਾ ॥ “ਨਾਦ ਰੋਗਿ ਖਪਿ ਗਏ ਕਰੇਗਾ ॥ 
ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥ 
“ਜਿਹਵਾ ਰੋਗਿ ਮੈਨ ਗ੍ਰਸਿਆਨੇ ।। “ਬਾਸਨ ਰੋਗਿ ਭਵਰ ਬਿਨਸਾਨੋ । 
ਹੇਤ ਰੋਗ ਕਾ ਸਗਲ ਸੋਸਾਰਾ ॥। “ਤਿਬਿਧਿ ਰੋਗ ਮਹਿ ਬਧੇ ਬਿਕਾਰਾ ॥ 
ਰੋਗੇ ਮਰਤਾ ਰੋਗੇ ਜਨਮੇ ।। ਰੋਗੇ ਫਿਰਿ ਫਿਰਿ ਜੋਨੀ ਭਰਮੈ ॥ 
ਰੋਗ ਬਧ ਰਹਨੁੰ ' ਰਤੀ ਨ ਪਾਵੈ ।। ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ।। 
ਪਾਰ ਬ੍ਰਹਮਿ ਜਿਸੁ ਕੀਨੀ ਦਇਆ ॥ ਬਾਹ ਪਕੜਿ ਰੋਗਹੁ ਕਢਿ ਲਇਆ ।। 
ਤੁਟੇ ਬਧਨ ਸਾਧ ਸੈਗੁ ਪਾਇਆ ॥ ਕਹੁ ਨਾਨਕ ਗੁਰਿ ਰੋਗੁ ਮਿਟਾਇਆ ।। 
8. ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ।। 
ਨਾਮੇ ਨਾਮਿ ਮਿਲੋ ਵਡਿਆਈ ਜਿਸ ਨੋ ਮੈਨਿ ਵਸਾਏ ॥ _ (ਮ: 3--1131) 


18. ਹਾਥੀ 14. ਹਰਨ ਨੂੰ ਨਾਦ (ਰਾਗ) ਸੁਣਨ ਦਾ ਦੌਸ਼ ਹੈ 15. ਮੱਛੀ ਜੀਭਾ ਦੇ ਚਸਕੇ 
ਕਾਰਨ ਫਸ ਜਾਂਦੀ ਹੈ 168. ਭੌਰਾ ਸੁਗੰਧੀ ਦਾ ਆਸ਼ਕ ਹੋਣ ਦੀ ਕਮਜ਼ੋਰੀ ਕਾਰਨ ਮਾਰਿਆ ਜਾਂਦਾ ਹੈ 
17. ਸਾਰਾ ਸੰਸਾਰ ਮੌਹ ਦੀ ਕਮਜ਼ੋਰੀ ਦਾ ਮਾਰਿਆ ਹੋਇਆ ਹੈ 18. ਤਿੰਨਾਂ ਗੁਣਾਂ ਵਾਲੇਂ ਪਦਾਰਥਾਂ 
ਦੇ ਰੋਗ, ਭਾਵ ਮਾਇਆ ਦੇ ਰੋਗ 19. ਟਿਕਾਓ ! 


ਸਰੂ 
ਗੁਰਬਾਣੀ ਵਿੱਚ ਥਾਂ-ਥਾਂ 'ਸਚੁ' ਦਾ ਜ਼ਿਕਰ ਆਇਆ ਹੈ । ਸੱਚ ਬੋਲਣਾ ਸਤੋ 
ਗੁਣ ਦਾ ਅੰਗ ਹੈ ਤੇ ਪਰਮਾਰਥ ਵਿੱਚ ਜ਼ਰੂਰੀ ਹੈ । ਇਸ ਸੱਚ ਲਈ ਮਨ, ਬਚਨ, 
ਕਰਮ ਵਿੱਚ ਪੂਰਨ ਏਕਤਾ ਜਾਂ ਇਕ-ਸੁਰਤਾ ਹੋਣੀ ਚਾਹੀਦੀ ਹੈ । ਪਰ ਗ੍ਰਰਬਾਣੀ 
ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਨੇ 'ਸਚੁ' ਪਦ ਸਤਿ-ਪੁਰਖ ਲਈ 
ਵਰਤਿਆ ਹੈ, ਜੋ ਸਭ ਦਾ ਕਰਤਾ ਹੈ : “ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ 
ਸਚੁ ਟੇਕ ' (ਮ: 5, ਪੰ. 52) । ਸਚੁ ਉਹ ਹੈ ਜਿਸਦੀ ਆਪਣੀ ਹਸਤੀ ਹੈ ਅਤੇ ਜੋ 
ਕਦੇ ਨਾਸ਼ ਨਹੀ` ਹੁੰਦਾ । 'ਸਚੁ' ਖ਼ੁਦ 'ਸਚਾ ਮਾਲਿਕ', 'ਕਰਤਾ ਪੁਰਖ' 
ਹੀ ਹੈ। 'ਸਚੁ ਦੇ ਉਹੋ ਗੁਣ ਵਰਣਨ ਕੀਤੇ ਗਏ ਹਨ ਜੋ ਵਾਹਿਗੁਰੂ ਦੇ ਮੰਨੇ 
ਗਏ ਹਨ । ਜਿਸ ਪ੍ਰਕਾਰ ਅਕਾਲ-ਪੁਰਖ, ਵਾਹਿਗੁਰੂ ਅਨਾਦਿ, ਅਨੌਤ ਤੇ ਅਵਿਨਾਸ਼ੀ 
ਹੈ, ਤਿਵੇ" ਹੀ 'ਸਚੁ` ਦਾ ਵੀ ਨਾ ਆਦਿ ਹੈ, ਨਾਂ ਅੰਤ । ਗੁਰੂ ਸਾਹਿਬਾਨ ਨੇ ਕਈ ਥਾਂ 
'ਸਚੁ` ਨੂੰ 'ਸ਼ਬਦ', 'ਨਾਮ' 'ਹੁਕਮ', 'ਬਾਣੀ', ਦੇ ਅਰਥਾਂ ਵਿੱਚ ਵੀ ਵਰਤਿਆ ਹੈ 
ਅਤੇ ਨਾਮ, ਸਤਿਗੁਰੂ, ਹੁਕਮ ਅਤੇ ਪਰਮੇਸ਼ਰ ਸਭ ਨੂੰ ਸੱਚ ਕਿਹਾ ਹੈ । 


'ਸਚੁ' ਮਾਇਆ ਤੋ ਨਿਰਲੇਪ, ਵਰਨ-ਚਿਹਨ ਤੋ ਰਹਿਤ, ਤਿੰਨਾਂ ਲੋਕਾਂ ਅਤੇ 
ਪੰਜੇ ਤੱਤਾਂ ਤੋ ਪਰੇ ਹੈ । 'ਸਚੁ' ਸਰਬ-ਵਿਆਪਕ ਹੈ । ਇਹ ਪੜ੍ਹਨ, ਲਿਖਣ, ਬਲਣ 
ਵਿੱਚ ਨਹੀ ਆ ਸਕਦਾ। ਇਹ ਕੇਵਲ ਅੰਤਰ-ਆਤਮੇ ਅਨੁਭਵ ਹੁੰਦਾ ਹੈ । ਸਚੁ 
ਸਰੂਪੀ ਮਾਲਿਕ ਦੇ ਮਿਲਣ ਦਾ ਵਸੀਲਾ ਸੱਚਾ ਸਤਿਗੁਰੂ ਹੈ, ਜੋ ਸੱਚ ਵਿੱਚ ਅਭੇਦ 
ਹੈ। ਪਰ ਅਜਿਹੇ ਸਤਿਗੁਰੂ ਦੀ ਦਇਆ-ਮਿਹਰ ਵੱਡੇ ਭਾਗਾਂ ਨਾਲ ਮਿਲਦੀ ਹੈ । 
ਸੱਚ ਦੇ ਮਿਲਣ ਨਾਲ ਜੀਵ ਆਸਾ-ਮਨਸਾ, ਵਿਸ਼ੇ-ਵਿਕਾਰਾਂ ਤੋਂ ਛੁਟਕਾਰਾ ਪਾ ਲੈਦਾ 
ਹੈ । ਉਹ ਸਦਾ 'ਸਚੁ' ਜਪਦ' ਹੈ, ਸੱਚ ਧਿਆਉ'ਦਾ ਹੈ । ਉਹ ਇਸ 'ਸਚੁ' ਵਿੱਚ 
ਲੀਨ ਹੋ ਕੇ 'ਸਚੁ' ਦਾ ਹੀ ਰੂਪ ਹੋ ਜਾਂਦਾ ਹੈ । ਇਸ ਸੱਚ ਜਾਂ ਸ਼ਬਦ ਦੀ ਕਮਾਈ 
ਜਪ-ਤਪ, ਪੂਜਾ-ਪਾਠ, ਪ੍ਰਦਾਨ, ਤੀਰਥ-ਵਰਤ ਆਦਿ ਹਰ ਪ੍ਰਕਾਰ ਦੀ ਕਰਣੀ 
ਤੋਂ ਉਪਰ ਹੈ : ਸਚਹੁ ਓਰੈ ਸਭੁ ਕੋ ਉਪਰਿ ਸਚੁ ਅਚਾਰੁ ॥ (ਮ: 1, ਪੰਨਾ 62) 


1. ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ 
ਕੂੜ ਕੀ ਮਲੁ ਉਤਰੇ ਤਨੁ ਕਰੇ ਹਛਾ ਧੋਇ ॥। 
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ।। 


ਟੇ 


€ਡ੧ 


905 


ਨਾਉ ਸੁਣਿ ਮਨ ਰਹਸੀਐਂ' ਤਾ ਪਾਏ ਮੌਖ ਦੁਆਰ” ॥ 

ਸਚੁ ਤਾਂ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ” ॥ 

ਧਰਤਿ ਕਾਇਆ ਸਾਧਿ ਕੇ ਵਿਚਿ ਦੇਇ ਕਰਤਾ ਬੀਉ ॥ 

ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ 

ਦਇਆ ਜਾਣੇ ਜੀਅ ਕੀ ਕਿਛੁ ਪੈਨ ਦਾਨੁ ਕਰੇਇ ॥ 

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ।। 
ਸਤਿਗੁਰੂ ਨੋ ਪੁਛਿ ਕੇ ਬਹਿ ਰਹੈ ਕਰੇ ਨਿਵਾਸੁ ॥ 

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ 

ਨਾਨਕੁ ਵਖਾਣੈ ਬੋਨਤੀ ਜਿਨ ਸਚੁ ਪਲ ਹੋਇ ॥ (ਮ: 1-468) 


. ਸੱਚੁ ਪੁਰਾਣਾ ਨਾ ਥੀਐ ਨਾਮੁ ਨਾ ਮੈਲਾ ਹੋਇ ॥ 


ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥ (ਮ: 3--1248) 


. ਸਚੁ ਵਣਜਹਿਂ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥ 


ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥ _(ਮ: 3--1249) 


. ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥ 


ਗੁਰਸਬਦੀ ਮਨੁ ਬੇਧਿਆ' ਪ੍ਰਭੁ ਮਿਲਿਆ ਆਪਿ ਹਦੂਰਿ' ॥ _(ਮ: 3-37) 


. ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ” । 


ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ।। (ਮ: 3-37) 


. ਮਤਿਰਿ ਜਿਸ ਕੈ ਸਚੁ ਵਸੇ ਸਚੇ ਸਚੀ ਸੋਇ! ॥ 


ਸਚਿ ਮਿਲੋ ਸੇ ਨ ਵਿਛੁੜਹਿ ਤਿਨ ਨਿਜਘਰਿ ਵਾਸਾ ਹੋਇ । _(ਮ: 3--27) 


. ਮੁੱਖ ਸਚੇ ਸਚੁ ਦਾੜੀਆਂ ਸਚੁ ਬੋਲਹਿ ਸਚੁ ਕਮਾਹਿ ।। 


ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥ 

ਸਚੀ ਰਾਸੀ” ਸਚੁ ਧਨ ਉਤਮ ਪਦਵੀ ਪਾਂਹਿ ॥ 

ਸਚੁ ਸੁਣਹਿ ਸਚੁ ਮਨਿ ਲੈਨਿ ਸਚੀ ਕਾਰ ਕਮਾਹਿ ॥ 

ਸਚੀ ਦਰਗਹ ਬੈਸਣਾ,ਸਚੇ ਮਾਹਿ ਸਮਾਹਿ ॥ 

ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੈ ਜਾਂਹਿ ॥ (ਮ:3,1419) 


8. ਜਿਨੀ ਸਚ ਪਛਾਣਿਆ ਸੇ ਸੁਖੀਏ ਜੁਗ ਚਾਰਿ ।! 


ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰਧਾਰਿ ॥ (ਮ: 1--44) 


1. ਪ੍ਰਸੰਨ ਰੋਵੇ, ਖ਼ੁਸ ਹੋਵੇ 3. ਮੁਕਤੀ ਦਾ ਦਰਵਾਜ਼ਾ 3 ਜੇ ਅਧਿਆਤਮਿਕ ਕਰਮ ਦੀ ਜੁਗੜੀ 
ਆਉ'ਦੀ ਹੋਵੇ 4. ਦਸਮ-ਦੁਆਰ $. ਵਪਾਰ ਕਰੇ ੪. ਵਿੰਨ੍ਹਿਆਂ, ਪਰੋਇਆਂ 7. ਪ੍ਰਤੱਖ ਹੋ ਕੋ 8. ਸ਼ੌਭਾਂ. 
ਵਡਿਆਈ 9. ਰਾਸ, ਪੂੰਜੀ । 


206 ਗੁਰਮਤਿ ਸਿੰਧਾਂਡ 


9. ਸਚੁ ਵੇਖਣ ਸਚ ਬੋਲਣਾ ਤਨ ਮਨੁ ਸਚਾ ਹੋਇ ॥ 


ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ” ॥ (ਮ. 3-69) 
10, ਸਚੀ ਕਾਰੇ ਸਚੁ ਮਿਲੈ ਗੁਰਮਤਿ ਪਲੈ ਪਾਇ ।। 

ਸੋ ਨਰੁ ਜੈਮੈ ਨਾ ਮਰੈ ਨਾ ਆਵੈ ਨਾ ਜਾਇ ॥ (ਮ: 1--19) 
11. ਉਚਉ ਥਾਨੁ ਸੁਹਾਵਣਾ ਉਪਰਿ ਮਹਲੁ ਮੁਰਾਰਿ” ॥ 

ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ (ਮ: 1--18) 


12. ਸਚਾ ਨਾਮੁ ਧਿਆਈਐ ਸਭੋ ਵਰਤੋ ਸਚੁ ।। 
ਨਾਨਕ ਹੁਕਮੁ ਬ੍ਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥ (ਮ: 3--509) 


ਵਿਆਪਕਤਾ' 


ਕੁੱਲ-ਮਾਲਕ ਰਚਨਾ ਤੋ ਨਿਆਰਾ ਵੀ ਹੈ ਅਤੇ ਇਸ ਦੇ ਜ਼ੱਰੇ-ਜ਼ੱਰੇ ਵਿੱਚ 
ਸਮਾਇਆ ਹੋਇਆ ਵੀ ਹੈ । ਉਹ ਜਲ, ਥਲ, ਜੈਗਲ, ਪਰਬਤ, ਪਾਤਾਲ, ਜੀਵ- 
ਜੋੜ, ਪਸ਼ੂ, ਪੰਛੀ ਸਭ ਵਿੱਚ ਵਿਆਪਕ ਹੈ । ਇਸ ਲਈ ਉਸ ਨੂੰ ਲੱਭਣ ਲਈ 
ਬਾਹਰ ਭਟਕਣ ਦੀ ਲੋੜ ਨਹੀ” । ਕੇਵਲ ਉਸ ਨੂੰ ਸਰਵ-ਵਿਆਪਕ ਵੇਖਣ ਵਾਲੀ 
ਅੰਦਰਲੀ ਅੱਖ ਪੈਦਾ ਕਰਨ ਦੀ ਲੌੜ ਹੈ । 

ਜਿਸ ਤਰ੍ਹਾਂ ਬਨਸਪਤ ਅੰਦਰ ਅਗਨੀ ਹੈ ਤੇ ਦੁੱਧ ਵਿੱਚ ਘਿਉ, ਪਰ ਜੁਗਤੀ 
ਤੋਂ ਬਿਨਾਂ ਦਿਸਦੇ ਨਹੀਂ”, ਇਸੇ ਤਰ੍ਹਾਂ ਉਹ ਮਾਲਕ ਹਰ ਥਾਂ ਪਰਿਪੂਰਨ ਹੁੰਦਾ ਹੋਇਆ 
ਵੀ ਜੁਗਤੀ ਤੋ` ਬਿਨਾਂ ਨਜ਼ਰ ਨਹੀ" ਆਉਦਾ । 

ਮੋਹ-ਮਾਇਆ ਵਿੱਚ ਫਸੇ ਹੋਏ ਜੀਵ ਉਸ ਨੂੰ ਦੂਰ ਸਮਝਦੇ ਹਨ, ਪਰ ਉਹ 
ਇਤਨਾ ਨੌੜੇ ਹੈ ਕਿ ਉਸ ਤੋਂ' ਨੇੜੇ ਹੋਰ ਕੇਈ ਚੀਜ਼ ਨਹੀ । ਇਸ ਲਈ ਕੌਈ ਵੀ 
ਜੀਵ ਉਸ ਕੌਲੋ" ਆਪਣੇ ਪਾਪ ਨਹੀ ਲੂਕਾ ਸਕਦਾ । ਪਰਮੇਸ਼ਰ ਜ਼ਰੂਰ ਸਰਵ- 
ਵਿਆਪਕ ਹੈ, ਪਰ ਜਦ ਤਕ ਅਸੀ ਆਪਣੇ ਅੰਦਰ ਉਸ ਦੇ ਦਰਸ਼ਨ ਨਹੀ” ਕਰਦੇ 
ਅਸੀ" ਉਸ ਨੂੰ ਰਚਨਾ ਵਿੱਚ ਰਮਿਆ ਹੋਇਆ ਵੀ ਨਹੀ ਦੇਖ ਸਕਦੇ । ਜਿਨ੍ਹਾਂ 
ਮਹਾਤਮਾਂ ਦੀਆਂ ਅੰਦਰਲੀਆਂ ਅੱਖਾਂ ਖੁਲ੍ਹ ਜਾਂਦੀਆਂ ਹਨ, ਉਨ੍ਹਾਂ ਨੂੰ ਅੰਦਰ ਵੀ ਸਦਾ 
ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਤੇ ਉਹ ਬਾਹਰ ਵੀ ਉਸ ਨੂੰ ਵਿਆਪਕ ਦੇਖਦੇ ਹਨ । 


 =ਦਦਾ==ਦ 


10. ਸ਼ੋਭਾ, ਵਡਿਆਈ 11. ਮੁਰਾਰੀ, ਮਰ ਰਾਕਸ਼ਸ ਨੂੰ ਮਾਰਨ ਵਾਲਾ ਕ੍ਰਿਸ਼ਨ, ਭਾਵ ਪਰਮੌਸ਼ਰ । 


੪ 


ਵਿਆਂਪਕੌਤਾਂ 86? 


10. 


ਵਿਆਪਕਤਾ 


1. ਮਬਿਸਮੁ ਪੇਖੋ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ 


ਜਲਿ ਥਲਿ ਮਹੀਅਲਿ `ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ 
(ਮ: 5-778) 


. ਜਲਿ ਬਲਿ ਮਹੀਅਲਿ “ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ । 


ਗੌਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥ (5--702) 


. ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੇਤਾ ॥ 


ਏਕੁ ਪ੍ਰਬੁ“ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੌਤਾ ॥ _(ਮ: 1--596) 


. ਸਗਲ ਬਨਸਪਤਿ ਮਹਿ ਬੇਸੈਤਰੁ ਸਗਲ ਦੂਧ ਮਹਿ ਘੀਆਂ ॥ 


ਉਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆਂ ॥ (ਮ:5--617) 


. ਘਟਿ ਘਟਿ ਵਾਸੀ ਲੋਪੁ ਨਹੀ ਅਲਪਹੀਅਉ ॥ 


ਨਾਨਕੁ ਕਹਤ ਸੁਨਹੁ ਰੇ ਲੋਗਾ ਸੈਤ ਰਸਨ ਕੋ ਬਸਹੀਅਉ ॥ (ਮ: 5--700) 


. ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ 


ਜਲਿ ਥਲਿ ਮਹੀਅਲਿ ਰਵਿਆ ਸਰਬ ਠਾਈ ਅਗਮ ਰੂਪ” ਗਿਰਧਾਰੇ । (670) 


. ਗੁਣ ਨਿਧਾਨ ਨਾਨਕੁ ਜਸੁ ਗਾਵੇ ਸਤਿਗੁਰਿ ਭਰਮੁ ਚੁਕਾਇਓ ॥ 


ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ।। (ਮ: 5, 617) 


. ਸੱਭ ਗੋਬਿੰਦੁ ਹੈ ਸਭੁ ਗੋਬਿੰਦੁ ਹੈ ॥ ਗੋਬਿੰਦ ਬਿਨੁ ਨਹੀ ਕੋਈ ॥ 


ਸੂਤ ਏਕ ਮਣਿ ਸਤ ਸਹਸ ਜੈਸੇ ਓਤਿ ਪੌਤਿ ਪ੍ਰਭੂ ਸੋਈ ॥ (ਨਾਮਦੇਵ,485) 


. _ ਵਾਸੁਦੇਵ ਸਰਬਤ ਮੈ ਉਨ ਨ ਕਤਹੂ ਠਾਇ ॥ 


ਅੰਤਰਿ ਬਾਹਰਿ ਸੈਗਿ ਹੈ ਨਾਨਕ `ਕਾਇ ਦੁਰਾਇ ॥ (ਮ: 5--259) 
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ 
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ । _ (ਮ: 5--276) 


11. ਆਦਿ ਅੰਤ,ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥ 


ਪੂਰਿ ਰਹਿਆ ਸਗਲ ਮੰਡਲ ਏਕ ਸੁਆਮੀ ਸੋਇ ॥ (ਮ: 5--988) 


1. ਜੌ ਕੁਝ ਦਸਦਾ ਹੈ ਹੈਰਾਨੀ ਭਰਿਆ ਹੈ, ਜੋ ਕੁਝ ਸੁਣਦਾ ਹੈ ਹੈਰਾਨੀ ਭਰਿਆ ਹੈ 2. ਧਰਤੀ 


ਅਤੇਂ ਅਕਾਸ਼ ਦੇ ਵਿਚਕਾਗਲੀ ਥਾਂ 3. ਸਮਾਇਆ ਹੋਇਆ ੪. ਮਹਾਨਤਾ, ਵਡਿਆਈ 5, ਰਮਿਆ 
ਹਇਆ, ਵਿਆਪਕ 5. ਹਰ ਪ੍ਰਕਾਰ ਦੀ ਲੱਕੜੀ ਵਿੱਚ ਅਗਨੀ ਹੈ, ਹਰ ਪ੍ਰਕਾਰ ਦੇ ਦੁੱਧ ਵਿੱਚ ਘਿਉ ਹੈ, 
ਇਸੇ ਤਰ੍ਹਾਂ ਹਰ ਜੀਵ ਦੇ ਅੰਦਰ ਇੱਕੋਂ ਪ੍ਰਭੂ ਵਿਆਪਕ ਹੈ 6 ਉਹ ਸਰਬ ਵਿਆਪੀ ਹੈ, ਪਰ ਕਿਸੇਂ ਵਿੱਚ 
ਲਿਪਤ ਨਹੀ, ਨਿਰਲੌਪ ਹੈ 7. ਤੋਰੇ ਰੈਗ, ਰੂਪ, ਸ਼ਕਤੀ ਦਾ ਅਨੁਮਾਨ ਨਹੀ ਲੱਗ ਸਕਦਾ 8. ਪ੍ਰਭੂ 


ਅਲ ੧, _ ੧੧ "੫ 


9. ਜਿਸ ਤਰਾਂ ਹਜ਼ਾਰਾਂ ਮਣਕੇ ਇੱਕੋ ਸੂਤ (ਲੜੀ) ਵਿੱਚ ਪਰੋਏ ਹੋਏ ਹਨ, ਜਿਸ ਤਰ੍ਹ'ਂ ਸਭ ਵਿੱਚ ਉਹ 
ਇੱਕੋ ਪ੍ਰਭੂ ਸਮਾਇਆ ਹੋਇਆ ਹੈ 10. ਉਹ ਪ੍ਰਭੂ ਹਰ ਜਗ੍ਹਾ ਹੈ, 11. ਕੋਈ ਚੀਜ਼ ਉਸ ਤੋਂ" ਛੁਪੀ 
ਹੋਈ ਜਾਂ ਦੂਰ ਨਹੀ' ਹੈ । 





208 ਗ੍ਰਰਮਤਿ ਸਿੱਧਾਂਤ 


12, 


13. 


12, 


15. 


16. 


17. 


18. 


19. 


ਮਨਿ ਤਨਿ ਰਵਿ ਰਹਿਆ ਜਗ ਜੀਵਨੁ ਗੁਰ ਸਬਦੀ ਰੋਗੁ ਮਾਣੀ ।। 

ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੌਤਿ ਸਮਾਣੀ ॥ (ਮ: 1--1109) 

“ਲ੍ਰਕਿ ਕਮਾਵੈ ਕਿਸ ਤੇ ਜਾ ਵੇਖੋ ਸਦਾ ਹਦੂਰਿ ॥ 

“ਬਾਨ ਬਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥ (ਮ: 5-48) 

“ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ । 

ਆਪੇ ਹੀ ਰਾਜਨ ਆਪੇ ਹੀ ਰਾਇਆ ਕਹ ਕਹ ਠਾਕੁਰ ਕਹ ਕਹ ਚੇਰਾ 11 
(ਮ: 5-827) 

ਏਕੈ ਪਰਗਟੁ ਏਕੇ ਗੁਪਤਾ ਏਕੇ ਧੁੰਧੁਕਾਰੋ ॥ 

ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ । (ਮ: 5--1215) 

ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ 'ਆਆਦੇਸੋ ॥ 

ਘਟ ਘਟ ਅੰਤਰਿ ਸਰਬ ਨਿਰੌਤਰਿ ਰਵਿ ਰਹਿਆ ਸਚੁ ਵੇਸੋ ॥ (ਮ: 1,1127) 

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ ।। 

ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥ _ (ਰਵਿਦਾਸ, 1958) 

ਰਸਨਾ ਰਮਤ ਸੁਨਤ ਸੁਖੁ ਸਵਨਾ ਚਿਤ ਚੇਤੇ ਸੁਖੁ ਹੋਈ ॥ 

“ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥ _ (ਭੀਖਨ, 659) 

ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥ 

ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ।। (ਮ: 5-137) 


12. ਕਿਸ ਤੋ` ਲੁਕ ਕੇ ਪਾਪ ਕਮਾਉਂਦਾ ਹੈ ? 13. ਉਹ ਪ੍ਰਭੂ ਹਰ ਜਗ੍ਹਾ ਰਮਿਆ ਹੋਇਆ 


ਹੈ 14. ਸਾਡੀ ਸਰੀਰ ਰੂਪੀ ਨਗਰੀ ਵਿੱਚ ਝੀ ਉਹੀ ਪ੍ਰਭੂ ਹੈ ਅਤੇ ਇਸ ਤੋਂ` ਬਾਹਰ ਵੀ 
ਉਹੀ ਹੈ 15. ਨਿਰ7-ਅੰਜਨ-=ਮਾਇਆ ਰਹਿਤ, ਭਾਵ ਨਿਰਲੇਪ ਪ੍ਰਭੂ 16. ਉਸ ਨੂੰ ਨਮਸਕਾਰ ਹੈ 
17 ਉਸ ਹਰੀ ਦਾ ਨਾਮ ਜਪਦੇ ਰੋਏ ਜੀਭ ਸ਼ਾਂਤ ਰੂਰੰਦੀ ਹੈ, ਸੁਣਦੇ ਹੋਏ ਕੰਨ ਪ੍ਰਸੈਨ ਹੁਦੇ ਹਨ, ਯਾਦ 
ਕਰਦੇ ਹੋਏ ਚਿੱਤ ਪ੍ਰਸਨ ਹੁੰਦਾ ਹੈ 18. ਉਸ ਹਰੀ ਨੂੰ ਦੇਖ ਕੇ ਦੋਵੇ" ਅੱਖਾਂ ਪ੍ਰਸੰਨ ਹੋ ਗਈਆਂ ਹਨ, 
ਜਿੱਧਰ ਦੇਖਦਾ ਹਾਂ, ਹਰੀ ਹੀ ਹਰੀ ਨਜ਼ਰ ਆਉ'ਦਾ ਹੈ । 


ਧੂਰ-ਕਰਨ 


ਧੁਰ ਦੇ ਅਰਥ ਕੁਲ ਮਾਲਿਕ ਦੀ ਦਰਗਾਹ ਦੇ ਹਨ ਅਤੇ ਕਰਮ ਦੇ ਅਰਥ 
ਦਇਆ, ਮਿਹਰ, ਬਖ਼ਸ਼ਿਸ਼ ਦੇ ਹਨ । ਹਰ ਜੀਵ ਨੂੰ ਉਸ ਦੇ ਕਰਮਾਂ ਮੂਜਬ ਸੈਸਾਰਿਕ 
ਵਸਤਾਂ, ਪਦਾਰਥਾਂ, ਧਨ-ਦੌਲਤ, ਮਾਨ-ਵਡਿਆਈ, ਉਮਰ, ਅਕਲ, ਰਗ-ਰੂਪ ਆਦਿ 
ਦੀ ਪ੍ਰਾਪਤੀ ਹੁੰਦੀ ਹੈ । ਸੈਸਾਰ ਕਰਮ-ਭੂਮੀ ਜਾਂ ਕਰਮਾ-ਸੈਦੜਾ ਖੇਤ ਹੈ । ਹਰ 
ਜੀਵ ਆਪਣੇ ਚੌਗੇ-ਬੁਰੇ ਕੀਤੇ ਕਰਮਾ ਦਾ ਫਲ ਭੋਗਣ ਲਈ ਬਾਰ-ਬਾਰ ਚੁਰਾਸੀ ਦੇ 
ਜੇਲ੍ਹ-ਖਾਨੇ ਵਿੱਚ ਆਉਦਾ ਹੈ, ਇਸ ਲਈ ਅਸੀ ਚੰਗੇ ਜਾਂ ਮੰਦੇ ਕਰਮਾਂ ਕਾਰਨ 
ਮਰਣ-ਜੇਮਣ ਦੇ ਦੁੱਖਾਂ ਤੋ ਨਹੀ' ਬਚ ਸਕਦੇ । ਦੇਵੀ-ਦੇਵਤਾ ਵੀ ਕਰਮਾਂ ਦੇ ਅਧੀਨ 
ਹਨ ਅਤੇ ਨਰਕ-ਸੂਰਗ ਵੀ ਕਰਮਾਂ ਦਾ ਫਲ ਭੋਗਣ ਦੇ ਹੀ ਸਥਾਨ ਹਨ--ਜਦ 
ਕਰਮਾਂ ਦਾ ਫਲ ਸਮਾਪਤ ਹੋ ਜਾਂਦਾ ਹੈ ਤਾਂ ਜੀਵ ਨੂੰ ਦੁਬਾਰਾ ਇਸੇ ਚੁਰਾਸੀ ਦੇ 
ਜੇਲ੍ਹ-ਖ਼ਾਨੇ ਵਿੱਚ ਜਨਮ ਲੈਣਾ ਪੈਦਾ ਹੈ । 


ਰਚਨਾ ਦਾ ਹਰ ਪ੍ਰਾਣੀ ਕਰਮਾਂ ਦੇ ਕਾਨੂੰਨ ਦੇ ਅਧੀਨ ਹੈ, ਪਰ ਉਹ ਅਕਾਲ- 
ਪੁਰਖ ਜੋ ਇਸ ਨਿਯਮ ਦਾ ਕਰਤਾ ਹੈ, ਆਪ ਇਸ ਤੋ ਸੁਤੌਤਰ ਹੈ ਅਤੇ ਜੀਵ ਨੂੰ 
ਇਸ ਤੋ ਆਜ਼ਾਦ ਕਰਨ ਦੀ ਦਾਤ ਵੀ ਉੱਸ ਨੇ ਆਪਣੇ ਹੱਥ ਰੱਖੀ ਹੈ । ਜਦ 
ਅਕਾਲਪੁਰਖ ਖ਼ੁਦ ਕਿਸੇ ਜੀਵ ਨੂੰ ਰਚਨਾ ਤੋ' ਆਜ਼ਾਦ ਕਰ ਕੇ ਆਪਣੇ ਨਾਲ 
ਮਿਲਾਉਣਾ ਚਾਹੁੰਦਾ ਹੈ, ਤਾਂ ਉਸ ਦੀ ਖ਼ਲਾਸੀ ਦਾ ਸਾਮਾਨ ਤਿਆਰ ਹੁੰਦਾ ਹੈ । 
ਧੁਰ-ਕਰਮ ਨਾਲ ਸਤਿਗੁਰੂ ਮਿਲਦ' ਹੈ, ਧੁਰ-ਕਰਮ ਨਾਲ ਨਾਮ ਦੀ ਪ੍ਰਾਪਤੀ ਅਤੇ ਨਾਮ 
ਦੀ ਕਮਾਈ ਹੁੰਦੀ ਹੈ ਅਤੇ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ । ਦੁਨੀਆਂ ਦੇ ਸਭ 
ਜੀਵ ਕੁਲ-ਮਾਲਿਕ ਨੇ ਆਪ ਪੈਦਾ ਕੀਤੇ ਹਨ । ਉਹ ਜਿਸ ਨੂੰ ਚਾਹੁੰਦਾ ਹੈ ਗੁਰਮੁੱਖ 
ਬਣਾ ਦਿੰਦਾ ਹੈ, ਜਿਸ ਨੂੰ ਚਾਹੁੰਦਾ ਹੈ ਮਨਮੁੱਖ ਬਣਾ ਦਿੰਦਾ ਹੈ । ਜੀਵ ਅੰਨ੍ਹਾ ਹੈ 
ਅਤੇ ਅਗਿਆਨਤਾ ਦੇ ਹਨੌਰੇ ਵਿੱਚ ਫਸਿਆ ਹੋਇਆ ਹੈ । ਜਦ ਤਕ ਕੁਲ-ਮਾਲਿਕ 
ਖ਼ੁਦ ਦਇਆ-ਮਿਹਰ ਕਰ ਕੇ ਉਸ ਨੂੰ ਇਸ ਅਗਿਆਨਤਾ ਦੇ ਹਨੇਰੇ 'ਚੋ ਨਹੀ" 
ਕੱਢਦਾ, ਜੀਵ ਨੂੰ ਕਦੇ ਉਸ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਨਹੀ” ਹੋ ਸਕਦਾ । 
ਜਿਨ੍ਹਾਂ ਉੱਤੇ ਉਸ ਆਦਿ ਕਰਤਾ ਦੀ ਬਖ਼ਸ਼ਿਸ਼ ਹੋ ਜਾਂਦੀ ਹੈ, ਉਹ ਉਨ੍ਹਾਂ ਦਾ ਧੁਰ- 
ਕਰਮ ਬਣਾ ਦਿੰਦਾ ਹੈ, ਜਿਸ ਦੁਆਰਾ ਉਹ ਸੱਚੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰ ਕੇ 
ਸੱਚੇ ਨਾਮ ਦੀ ਕਮਾਈ ਵਿੱਚ ਲੱਗ ਜਾਂਦੇ ਹਨ । ਜਿਨ੍ਹਾਂ ਦਾ ਉਹ ਧੁਰ-ਕਰਮ ਨਹੀ 
ਬਣਾਉ'ਦਾ, ਉਹ ਏਥੇ ਹੀ ਭਰਮਾਂ ਵਿੱਚ ਫੱਸ ਕੇ ਭਟਕਦੇ ਫਿਰਦੇ ਹਨ : 'ਇਕਿ 
ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲ੍ਹ ਅਪਾਰਾ ॥' (ਮ: 1, ਪੈ; 635) 


210 ਗੁਰਮਤਿ ਸਿੱਧਾਂਤ 
ਧੁਰ ਧਰਮ 
. ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ! ॥ 
ਜਨ ਨਾਨਕ ਰਸੁ ਅਮਿਤ ਪੀਆਂ ਸਭ ਲਾਥੀ ਭੂਖ ਤਿਖਾਟ! ॥ (ਮ: 4--986) 
2. ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੇ ਲਾਗੇ ॥ 
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥ (ਮ: 3--917) 
3. ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥ 
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓਂ ਮੰਗਲੁ ਗਾਇਓ ॥ 
(ਸ: 5--985) 


ਲਿਲ 


ਸਾ 


ਨਾਮ ਹੀਨ ਨਕਟੇ” ਫਿਰਹਿ ਬਿਨੁ ਨਾਵੈ ਬਹਿ ਰੋਇ ।। 
ਨਾਨਕ ਜੋ ਧੁਰਿ ਕਰਤੇ ਲਿਖਿਆ ਸੁ ਮੋਟਿ ਨ ਸਕੈ ਕੋਇ ॥ (ਮ: 3-1414) 
5. ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥ 
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੇ ਜਿਸ ਨੋ ਨਦਰਿ ਹੋਇ ॥ 
(ਮ: 3--1413) 
6. ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥ 
ਆਪਿ ਵਿਛੋੜੇਨੁ ਸੇ ਵਿਛੜੇ ਦੂਜੇ ਭਾਇ ਖੁਆਇ ॥ (ਮ: 3-645) 
?. ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ।। 
ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥ _(ਮ: 5--1002) 
8. ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੌ ਕਢੈ ਗਹਣਾ ॥ 
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥ (ਮ: 1--660) 
9. ਜੌਤੀ ਹੂ ਪ੍ਰਭੁ ਜਾਪਦਾ ਬਿਨ ਸਤਗੁਰ ਬੁਝ ਨ ਪਾਇ ॥ 
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥ (ਮ: 3--35) 
10. ਜਿਨ ਕਉ ਪੂਰਬਿ ਲਿਖਿਆ ਤਿਨਾ ਭੇਟਿਆ ਗੁਰ ਗੋਵਿੰਦੁ ॥ 
ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ । _(ਮ: 3--1415) 


1. ਮਸਤਕ, ਮੱਥਾ 2. ਤਹ, ਪਿਆਸ 3. ਕੱਟੇ ਹੋਏ ਨੱਕਾਂ ਵਾਲੇ । 


ਨਿਮਰਤਾ 

ਪਰਮੇਸ਼ਰ ਨੂੰ ਗਰੀਬ-ਨਿਵਾਜ ਕਿਹਾ ਗਿਆ ਹੈ । ਉਹ ਮਾਲਿਕ ਦੀਨਤਾ 
ਉੱਤੇ ਦਇਆਲ ਹੁੰਦਾ ਹੈ । ਪਾਣੀ ਨੀਫੀ ਜਗ੍ਹਾ ਵੱਲ ਵਗਦਾ ਹੈ, ਟਿੱਬਿਆਂ 
ਉੱਤੇ ਨਹੀ ਰੁਕਦਾ । ਜਿਸ ਵਿਅਕਤੀ ਦਾ ਹਿਰਦਾ ਅਭਿਮਾਨ ਨਾਲ ਭਰਿਆ 
ਹੋਵੇ, ਉਸ ਨੇ ਮਾਲਿਕ ਅਤੇ ਉਸ ਦੇ ਭਗਤਾਂ ਪਿਆਰਿਆਂ ਤੋ ਕੀ ਪ੍ਰਾਪਤ ਕਰਨਾ 
ਹੈ ? ਇਸ ਲਈ ਮਾਲਕ ਅਤੇ ਉਸ ਦੇ ਪਿਆਰਿਆਂ ਦੀ ਦਇਆ-ਮਿਹਰ ਹਾਂਸਲ 
ਕਰਨ ਲਈ ਮਨ ਵਿੱਚ ਸੱਚੀ ਨਿਮਰਤਾ, ਹਲੀਮੀ, ਆਜਜ਼ੀ ਧਾਰਨ ਕਰਨੀ 
ਚਾਹੀਦੀ ਹੈ । 

ਉਹ ਅਕਾਲ-ਪੁਰਖ ਸਰਵ-ਸ਼ਕਤੀਮਾਨ ਹੈ, ਸਰਵ-ਵਿਆਪਕ ਹੈ, ਸਰਵ- 
ਗਿਆਤਾ ਹੈ । ਅਸੀ ਬਲ, ਚਤੁਰਾਈ ਨਾਲ ਨਹੀ, ਸਗੋ` ਆਪਾ-ਭਾਵ ਤਿਆਗ ਕੇ 
ਅਤੇ ਨੀਵੇ' ਬਣ ਕੇ ਉਸ ਨੂੰ ਪਾ ਸਕਦੇ ਹਾਂ । ਸਾਹਿਬ ਅਰਦਾਸ ਨਾਲ ਪਤੀਜਦਾ ਹੈ, 
ਜੋਰ ਨਾਲ ਨਹੀ` । 

ਸੇਸਾਰਿਕ ਪ੍ਰਾਪਤੀਆਂ ਦਾ ਮਾਨ ਝੂਠਾ ਹੈ । ਦਾਤਾਂ ਦਾਤੇ ਦੀਆਂ ਦਿੱਤੀਆਂ 
ਹੋਈਆਂ ਹਨ, ਇਨ੍ਹਾਂ ਨੂੰ ਦੇਖ ਠੇ ਦਾਤੇ ਦਾ ਖ਼ਿਆਲ ਆਉਣਾ ਚਾਹੀਦਾ ਹੈ, ਦਾਤਾਂ 
ਉੱਤੇ ਮਾਨ ਨਹੀ ਕਰਨਾ ਚਾਂਹੀਦਾ । 

ਸੱਚੀ ਨਿਮਰਤਾ ਹਿਰਦੇ ਵਿੱਚ ਮਿਠਾਸ ਭਰਦੀ ਹੈ, ਆਪਾ-ਭਾਵ ਦੂਰ ਕਰਦੀ 
ਹੈ, ਅਤੇ ਸਭ ਗੁਣ ਚੋਗਿਆਈਆਂ ਦਾ ਤੱਤ ਹੈ । ਪਰਮੇਸ਼ਰ ਨਿਮਰ ਵਿਅਕਤੀਆਂ 
ਨੂੰ ਪਰਮਾਰਥੀ ਦਾਤਾਂ ਨਾਲ ਮਾਲਾ-ਮਾਲ ਕਰਦਾ ਹੈ । 

ਸੱਚੀ ਨਿਮਰਤਾ ਮਾਲਕ ਦੇ ਭਗਤ ਦੀ ਸਭ ਤੋ" ਵੱਡੀ ਨਿਸ਼ਾਨੀ ਹੈ। 
ਨਿਮਰਤਾ ਸੰਤਾਂ-ਮਹਾਤਮਾਂ ਦਾ ਸ਼ਿੰਗਾਰ ਹੈ । ਗੁਰੂ - ਸਾਹਿਬਾਨ ਅਤੇ ਮਾਲਿਕ ਦੇ 
ਦੂਸਰੇ ਭਗਤਾਂ ਨੇ ਕਿਸ ਉੱਚ ਹਸਤੀ, ਸ਼ਕਤੀ ਦੇ ਮਾਲਿਕ ਹੋਣ ਦੇ ਬਾਵਜੂਦ 
ਆਪਣੇ ਲਈ ਕੈਸੇ ਨਿਮਰਤਾ ਵਾਲੇ ਸ਼ਬਦ ਵਰਤੇ ਹਨ ! ਜੋ ਹਰ ਘਟ ਵਿੱਚ 
ਪਰਮੇਸ਼ਰ ਦੇ ਦਰਸ਼ਨ ਕਰਢਾ ਹੈ, ਉਹ ਬਾਕੀ ਸਭ ਨੂੰ ਆਪਣੇ ਤੋ ਵੱਡਾ ਸਮਝਦਾ 
ਹੈ, ਜਿਸ ਕਾਰਨ ਉਸ ਦੇ ਹਿਰਦੇ ਵਿੱਚ ਨਿਮਰਤਾ ਪੈਦਾ ਹੁੰਦੀ ਹੈ । ਨਿਮਰਤਾ 
ਪਰਮੇਸ਼ਰ ਦਾ ਪਿਆਰ ਪੈਂਦਾ ਕਰਦੀ ਹੈ ਅਤੇ ਪਰਮੇਸ਼ਰ ਦਾ ਪਿਆਰ ਸੱਚੀ ਨਿਮਰਤਾ 
ਪੈਦਾ ਕਰਦਾ ਹੈ । 


1. ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ । 
ਜਿਨਿ ਐਸਾ ਕਰਿ.ਬੂਝਿਆ ਮੀਤੁ ਹਮਾਰਾ ਸੋਇ ॥ (ਕਬੀਰ, 1364) 


212 ਰ ਗੁਰਮਤਿ ਸਿੱਧਾਂਤ 


2. ਫਰੀਦਾ ਕਾਲੋਂ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ 

'ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ! (ਫਰੀਦ, 1381) 

_ 3. ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਉਚ ਹਮ ਨੀਚ ਬਿਖਿਆਸ” ॥ 

ਹਮਰੇ ਅਵਗੂਨ ਸੈਗਿ ਗੁਰ ਮੋਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ।!(1295) 
4. ਹਮ ਨਾਨੇ' ਨੀਚ ਤੁਮੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ 

ਮਨੁ ਤਨ ਸੀਤਲੁ ਗੁਰ ਦਰਸ ਦੇਖੋ ਨਾਨਕ ਨਾਮੁ ਅਧਾਰਾ ।।(ਮ: 5--1235) 
5. ਕਿਆ ਹਮ ਕਿਰਮ” ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ 'ਪ੍ਰਭ ਤਾਸ ॥ 

ਅਵਗਨੀਆਰੇ ਪਾਥਰ ਭਾਰੇ ਸਤਸੈਗਤਿ ਮਿਲਿ ਤਰੇ ਤਰਾਸ ।(ਮ: 4, 1295) 
6. “ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥ 

ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥ (ਮ: 1--1015) 


?. ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾਂ ਬਿਧਿ ਤੁਮ ਹਰਿ ਜਾਣਹੁ ਆਪੇ ॥ 
ਹਮ ਰੁਲਤੋ ਫਿਰਤੇ ਕੋਈ ਬਾਤ ਨ ਪੂਛਤਾ 
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ __(ਮ: £-167) 


8. ਹਮਰਾ ਚਿਤ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ।। 

ਤੁਮਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉਕਰਿ ਮੁਗਧ ਤਰਾ ।(ਮ: 4,799) 
9. ਜਪ ਤਪੁ ਸੋਜਮੁ ਧਰਮੁ ਨ ਕਮਾਇਆ ॥ 

ਸੇਵਾ ਸਾਧ ਨ ਜਾਨਿਆ ਹਰਿ ਰਾਇਆ ।। 

ਕਹੁ ਨਾਨਕ ਹਮ ਨੀਚ ਕਰੇਮਾ । ਸਰਣਿ ਪਰੇ ਕੀ ਰਾਖਹੁ ਸਰਮਾ ।। (ਮ:5,12) 
10. ਸਭੁ ਕੋ ਉਚਾ ਆਖੀਐ ਨੀਚੁ ਨ ਦੀਸੇ ਕੋਇ ॥ 

ਇਕਨੈ ਭਾਂਡੇ ਸਾਜਿਐ ਇਕੁ ਚਾਨਣ ਤਿਹੁ ਲੋਇ ॥ (ਮ: 1--62) 
11. ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥ 

ਆਦਿ ਜੁਗਾਦਿ ਦਇਆ ਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥ (991) 


12. ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ।। . 
ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤ ਲਾਇਆ ਤਿਤੁ ਲਾਗਾ । (ਮ: 1,991) 


1. ਮੈ" ਗੁਨਾਹਾਂ ਨਾਲ ਭਰਿਆ ਹੋਇਆ ਹਾਂ, ਪਰ ਲੋਕ ਮੈਨੂੰ ਫ਼ਕੀਰ ਕਹਿੰਦੇ ਹਨ 2- ਵਿਸ਼ਿਆਂ 
ਨਾਲ ਭਰੇ ਹੋਏ 3. ਨਿੱਕੇ, ਤੁੱਛ ੪. ਕੀੜੇ $. ਉਸ ਪ੍ਰਭੂ ਨੇ 6. ਜਿਹੜੀਆਂ ਤੇਰੇ ਵਰਗੀਆਂ ਹਨ ਤੈਨੂੰ 
ਭਾਉ'ਦੀਆਂ ਹਨ, ਮੋਰੇ ਵਰਗੀਆਂ (ਨਾਕਾਰਾ, ਨੀਜ਼) ਤਾਂ ਕਝੀ ਹਨ ?. ਅਸੀਂ ਕੀੜੇ ਸੀ ਪਰ ਸਤਿਗੁਰੂ 
ਦੀ ਸੰਗਤ ਵਿੱਚ ਆ ਕੇ ਥਾਪੇਂ ਗਏ, ਭਾਵ ਵੱਡੇ ਹੋ ਗਏ । 


ਟਰ 


ਹੁਕਮ _ ; 13 
13. ਲੂਣ ਹਰਾਮੀ ਗੁਨਹਗਾਂਰ ਬੇਗਾਨਾ ਅਲਪ ਮਤਿ ॥ 
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥ _ (ਮ: 5--261) 
14. ਆਪਿ ਤਰੈ ਜਨੁ ਪਿਤਰਾ ਤਾਰੇ ।। ਸੈਗਤਿ ਮੁਕਤਿ ਸੁ ਪਾਰਿ ਉਤਾਰੇ ॥ 
ਨਾਨਕੁ ਤਿਸਕਾ ਲਾਲਾ ਗੋਲਾ ਜਿਨਿ ਗ੍ਰਰਮੁਖਿ ਹਰਿ ਲਿਵਲਾਈ ਹੇ ॥ 
(ਮ: 1--1026) 


ਉਕਮ 

ਗੁਰਬਾਣੀ ਵਿੱਚ ਹੁਕਮ ਅਕਾਲਪੁਰਖ ਦੀ ਰਜ਼ਾ ਜਾਂ ਭਾਣਾ ਪ੍ਰਗਟ ਕਰਦਾ 
ਹੈ । ਜੋ ਉਸ ਪਰਮੇਸ਼ਰ ਦੀ ਮੌਜ ਹੈ, ਜੋ ਉਸ ਨੂੰ ਭਾਉ'ਦਾ ਹੈ, ਉਹ ਕਰਦਾ 
ਹੈ ਅਤੇ ਜੋ ਵੀ ਉਹ ਕਰਦਾ ਹੈ ਸੋ ਭਲਾ ਹੈ। ਇਹ ਰਚਨਾ ਉਸ ਰਚਨਹਾਰ, ਕਰਤਾਰ, 
ਕਰਤਾਪੁਰਖ ਦੀ ਖੇਡ ਹੈ । ਉਹ ਆਪਣੇ ਹੁਕਮ ਜਾਂ ਨਾਮ ਦੁਆਰਾ ਇਸ ਸ੍ਰਿਸ਼ਟੀ ਦੀ 
ਰਚਨਾ ਕਰਦਾ ਹੈ ਅਤੇ ਹੁਕਮ ਦੁਆਰਾ ਹੀ ਇਸ ਦਾ ਪ੍ਰਬਧ ਚਲਾ ਰਿਹਾ ਹੈ । ਜਗਤ 
ਦੀ ਉਤਪਤੀ, ਜੀਵਾਂ ਦੀ ਉਤਪਤੀ, ਆਕਾਰਾਂ ਦਾ ਘੜਿਆ ਜਾਣਾ, ਆਵਾਗੌਣ ਦਾ 
ਚੱਕਰ ਅਤੇ ਮੁਕਤੀ ਦੀ ਪ੍ਰਾਪਤੀ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੁੰਦਾ ਹੈ । ਜੋ 
ਕੁਝ ਹੋ ਰਿਹਾ ਹੈ, ਵਿਧੀ ਅਤੇ ਨਿਆਇ-ਪੂਰਵਕ ਹੈ । 

ਜੀਵ ਲਈ ਉਚਿੱਤ ਹੈ ਕਿ ਮਨ-ਮਤ ਉੱਤੇ ਚੱਲਣ ਅਤੇ ਹਉਮੈ ਭਰੇ 
ਕਰਮ ਕਰਨ ਦੀ ਥਾਂ ਅਕਾਲਪੁਰਖ ਦੇ ਹੁਕਮ ਵਿੱਚ ਆਵੇ ਅਤੇ ਹੁਕਮ ਰਜਾਈ 
ਕਰਮ ਕਰੇ । ਹੁਕਮ ਰਜਾਈ ਚੱਲਣ ਵਾਲਾ ਜੀਵ ਪਰਮੇਸ਼ਰ ਦੇ ਕੀਤੇ ਕਾਰਜਾਂ 
ਵਿੱਚ ਨਕਸ ਕੱਢਣ ਦੀ ਥਾਂ, ਆਪਣੇ ਆਪ ਨੂੰ ਉਸ ਦੇ ਹੁਕਮ ਜਾਂ ਭਾਣੇ ਵਿੱਚ 
ਲਿਆਉਂਦਾ ਹੈ : ਉਹ ਪ੍ਰਾਲਬਧ ਨੂੰ ਵੀ ਧੀਰਜ, ਸੰਤੋਖ ਅਤੇ ਖ਼ੁਸ਼ੀ-ਖ਼ੂਸ਼ੀ ਭੋਗ 
ਲੈਦਾ ਹੈ ਅਤੇ ਸੈਸਾਰ ਵਿੱਚ ਆਉਣ ਦੇ ਆਪਣੇ ਅਸਲ ਮੰਤਵ ਨੂੰ ਵੀ ਪੂਰਾ 
ਕਰ ਲੈਦਾ ਹੈ । 

ਜੀਵ ਦਾ ਮਨੁਖੀ ਚੋਲਾ ਧਾਰਨ ਦਾ ਅਸਲ ਮੰਤਵ ਇਹ ਹੈ ਕਿ ਉਹ ਨਾਮ 
ਦੀ ਕਮਾਈ ਕਰ ਕੇ ਦੁਬਾਰਾ ਆਪਣੇ ਸਰੋਤ ਨਾਲ ਸੋਬੋਧ ਜੋੜੇ । ਨਾਮ ਦੀ ਕਮਾਈ 
ਕਰਨਾ ਹੀ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਹੈ : 'ਏਂਕੋ ਨਾਮੁ ਹੁਕਮੁ ਹੈ ਨਾਨਕ 
ਸਤਿਗੁਰਿ ਦੀਆ ਬੁਝਾਇ ਜੀਵੇ' (ਮ: 1, ਪੈ. 72) । ਉਹ ਅਕਾਲਪੁਰਖ ਆਪਣਾ 
ਹੁਕਮ ਮਨਾਉਣ ਦੀ ਦਇਆ-ਮਿਹਰ ਆਪ ਕਰਦਾ ਹੈ । ਜਿਨ੍ਹਾਂ ਨੂੰ ਉਹ ਹੁਕਮ 
ਮਨਾਉ'ਦਾ ਹੈ, ਖ਼ੁਦ ਹੀ ਉਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸਾ ਦੇ'ਦਾ ਹੈ : 'ਹੁਕਮ 
ਜਿਨਾ ਨੋ ਮਨਾਇਆ ॥ ਡਿਨ ਅੰਤਰਿ ਸਬਦੁ ਵਸਾਇਆ ॥।' (ਮ : 1, ੫. 72) 


214 


ਇਕਤਰਮ 


ਕੰ 


ਉਨੀ” 


ਗਰਮਤਿ ਸਿੱਧਾਂਤ 


ਦੱਸ 


ਹੁਕਮ 


. ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ 


ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ 

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ 

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ।। 

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ 

ਨਾਨਕ ਹੁਕਮੈ ਜੇ ਬੁਝੇ ਤ ਹਉਮੈ ਕਹੈ ਨ ਕੋਇ ॥ (ਜਪ, 1) 


. ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ 


ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ ॥ (ਮ: 2--463) 
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ।। 

ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ।। (ਮ: 5--400) 
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ 

ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੈਤਾ ਵਸਿ ਕਿਛੁ ਨਾਹਿ ॥(ਮ:1, 55) 
ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥ 

ਨਾਨਕ ਹੁਕਮਿ ਮੈਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ।(ਮ: 3--1093) 


. ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ।। 
ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥ (ਮ: 3--556) 
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥ 
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥ _ (ਮ: 3-510) 
ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ 


ਨਾਨਕ ਸਾਹਿਬੁ ਸਬਦਿ ਸਿਵਾਪੈ ਸਾਚਾ ਸਿਰਜਣਹਾਰਾ । _ (ਮ: 1--688) 


. ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥ 


ਇਹੁ ਫੁਰਮਾਇਆ ਖਸਮ ਕਾ ਹੋਆ ਵਰਤੇ ਇਹੁ ਸੈਸਾਰਾ ॥ 

ਇੰਦੀ ਧਾਤੁ ਸਬਲ ਕਹੀਅਤ ਹੈ ਇੰਦੀ ਕਿਸ ਤੇ ਹੋਈ ।। 

ਆਪੇ ਖੋਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ।। 

ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥ 

ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥(ਮ: 3--993) 


“ਹੁਕਮ' ਸੈਬੋਧੀ ਵਧੇਰੇ ਜਾਣਕਾਰੀ ਲਈ ਦੇਖੋ ਹੂਰ ਮਹਾਰਾਜ ਸਾਵਣ ਸਿੰਘ ਜੀ 
ਰਚਿਤ 'ਗੁਰਮਤਿ ਸਿੱਧਾਂਤ' ਭਾਗ ਪਹਿਲਾ, ਪ੍ਰਕਰਣ ਪਹਿਲਾ ਵਿੱਚ ਪ੍ਰਸੰਗ : ਹੁਕਮ, ਭਾਣਾ । 


ਭਾਣਾ _ 9੧5 . 


10. ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ਮ 
ਭਾਣੈ ਜਪ ਤਪ ਸੇੋਜਮੇ ਭਾਣੈ ਹੀ ਕਢਿ ਲੇਇ ॥ 
ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ । 
ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ 
ਭਾਣੈ ਮਿਟੀ ਸਾਂਜਿ ਕੈ ਭਾਣੈ ਜੋਤਿ ਧਰੇਇ ॥ 
ਭਾਣੈ ਭੋਗ _ਭੋਗਾਇਦਾ ਭਾਣੈ ਮਨਹਿ ਕਰੇਇ ॥ 
ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥। 
ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥ (ਮ: 5--963) 


"ਭਾਣਾ 

ਗੁਰਬਾਣੀ ਵਿੱਚ ਭਾਣੇ ਦਾ ਸੋਬਧ ਕੁਲ ਮਾਲਕ ਦੀ ਰਜ਼ਾ, ਮਰਜ਼ੀ, ਇੱਛਾ 
ਜਾਂ ਪ੍ਰਸੈਨਤਾ ਨਾਲ ਹੈ, ਅਰਥਾਤ ਜੋ ਉੱਸ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਉਹੀ 
ਹੋਣਾ ਹੈ ਅਤੇ ਉਹੀ ਭਲਾ ਹੈ । ਸੋਸਾਰ ਆਪਣੇ ਆਪ ਨਹੀ ਹੋਇਆ । ਇਹ ਕੁਲ 
ਮਾਲਕ ਦੀ ਰਜ਼ਾ ਦੀ ਖੇਡ ਜਾਂ ਲੀਲਾ ਹੈ ਅਤੇ ਉਸ ਦੀ ਰਜ਼ਾ ਜਾਂ ਭਾਣੇ ਅਨੁਸਾਰ 
ਹੀ ਸੋਸਾਰ ਚੱਲ ਰਿਹਾ ਹੈ । 

ਜੀਵ ਲਈ ਭਾਣੇ ਦਾ ਇਹ ਅਰਥ ਹੈ ਕਿ ਉਹ ਮਾਲਿਕ ਦੇ ਹੁਕਮ, ਉਸ ਦੇ 
ਭਾਣੇ ਨੂੰ ਖਿੜੇ ਮੱਥੇ ਪਰਵਾਨ ਕਰੇ । ਅਸੀ' ਲੋਕ ਨਾ ਦੁੱਖ ਜਰ ਸਕਦੇ ਹਾਂ ਨਾ ਸੁੱਖ । 
ਦੁੱਖ, ਸੁੱਖ, ਦੋਹਾਂ ਵਿੱਚ ਅਡੋਲ ਰਹਿੰਦੇ ਹੋਏ ਮਾਲਿਕ ਦੀ ਭਗਤੀ ਵਿੱਚ ਲੱਗੇ ਰਹਿਣਾ, 
ਉਸ ਦੇ ਭਾਣੇ ਵਿੱਚ ਆਉਣਾ ਹੈ। ਜੋ ਗਲ ਮਨ-ਬੁੱਧੀ ਨਾਲ ਠੀਕ ਨਾ ਸਿੱਧ ਹੋ 
ਸਕਦੀ ਹੋਵੇ, ਉਸ ਨੂੰ ਵੀ ਮਾਲਿਕ ਦੀ ਮੌਜ ਸਮਝ ਕੇ ਖਿੜੇ ਮੱਥੇ ਸਵੀਕਾਰ ਕਰ ਲੈਣਾ, 
ਭਾਣਾ ਮੰਨਣਾ ਹੈ । ਜਦ ਕੁਲ ਮਾਲਿਕ ਸਰਵ-ਸ਼ਕਤੀਮਾਨ, ਸਰਵ-ਵਿਆਪਕ 
ਅਤੇ ਸਰਵ-ਗਿਆਤਾ ਹੈ, ਤਾਂ ਉਸ ਤੋ ਗ਼ਲਤੀ ਕਿਵੇ ਹੋ ਸਕਦੀ ਹੈ $? ਇਸ ਲਈ ਜੇ 
ਮਾਲਕ ਦੀ ਮੌਜ ਮਨ ਦੀ 'ਚਾਹ ਤੋ" ਉਲਟ ਹੋਵੇ, ਤਾਂ ਵੀ ਇਸ ਨੂੰ ਪ੍ਰੀਤਮ ਦੀ 
ਦਾਤ ਸਮਝਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਭਾਰੇ ਤੇ ਭਾਰੇ ਸੈਕਟ ਨੂੰ 
ਵੀ ਖ਼ੁਸ਼ੀ ਨਾਲ ਜਰਿਆ ਜਾ ਸਕਦਾ ਹੈ : 'ਓਹੋ ਸੁਖੁ ਓਹਾ ਵਡਿਆਈ ਜੌ ਪ੍ਰਭ ਜੀ 
ਮਨਿ ਭਾਣੀ ।' (ਮ: 5, ਪ. 383) 


“'ਛਾਣੇ' ਸੈਬੋਧੀ ਵਧੇਰੇ ਜਾਣਕਾਰੀ ਲਈ ਦੇਖੋ ਹਜ਼ੂਰ ਮਹਾਰਾਜ ਸਾਵਣ ਸਿੰਘ ਰਚਿਤ 
ਗੁਰਮਤਿ ਸਿੱਧਾਂਤ ਭਾਗ ਪਹਿਲਾ, ਪ੍ਰਕਰਣ ਪਹਿਲਾ ਵਿੱਚ ਪ੍ਰਸੰਗ : ਹੁਕਮ, ਭਾਣਾ । 


216 ਗੁਰਮਤਿ ਸਿੱਧਾਂਤ 


ਤਨ, ਮਨ, ਧਨ ਦੀ ਸੇਵਾ ਕਰ ਲੈਣਾ ਆਸਾਨ ਹੈ । ਕਿਸੇ ਹੱਦ ਤਕ ਨਾਮ 
ਦੀ ਕਮਾਈ ਕਰ ਲੈਣਾ ਵੀ ਆਸਾਨ ਹੈ, ਪਰ ਮਾਲਿਕ ਜਾਂ ਸਤਿਗੁਰੂ ਦੇ ਭਾਣੇ ਵਿੱਚ 
ਆਤੇਣਾ ਬਹੁਤ ਕਠਿਨ ਹੈ । ਇਹ ਅਵਸਥਾ ਪੂਰਨ ਗੁਰਮੁਖਾਂ ਨੂੰ ਹੀ ਪ੍ਰਾਪਤ ਹੁੰਦੀ 
ਹੈ । ਗੁਰੂ ਸਾਹਿਬਾਨ ਨੇ, ਸੂਫ਼ੀ ਫ਼ਕੀਰਾਂ ਨੋ, ਮਾਲਿਕ ਦੇ ਭਗਤਾਂ-ਪਿਆਰਿਆਂ ਨੇ 
ਮਾਲਿਕ ਦੈ ਪਿਆਰ ਵਿੱਚ ਭਾਣੇ ਦੀ ਪਰਵਾਨਗੀ ਦੀਆਂ ਜ਼ਿਦਾ ਮਿਸਾਲਾਂ ਬਣ ਕੇ 
ਦਿਖਾਇਆ । ਭਾਣਾ ਮੰਨਣਾ ਨਿਰਬਲ ਹਿਰਦੇ ਦੀ ਖੇਡ ਨਹੀ' । ਕੇਵਲ ਸੱਚੇ ਸੂਰਬੀਰ, 
ਸੱਚੇ ਭਗਤ, ਸੱਚੇ ਪ੍ਰੇਮੀ ਹੀ ਪਰਮੇਸ਼ਰ ਦੇ ਭਾਣੇ ਵਿੱਚ ਆਉਦੇ ਹਨ । ਜੀਵ 
ਅਦ੍੍‌ਸ਼ਟ ਵਾਹਿਗੁਰੂ ਦੇ ਭਾਣੇ ਤੋ" ਨਾਵਾਕਫ਼ ਹੈ । ਭਾਣੇ ਵਿੱਚ ਰਹਿਣ ਦੀ ਜੁਗਤੀ ਅਤੇ 
ਸਮਰੱਥਾ ਜੀਵ ਨੂੰ ਕਿਸੇ ਪੂਰਨ ਪਰਮ-ਮਨੁੱਖ ਦੀ ਸ਼ਰਨ ਵਿੱਚ ਜਾ ਕੇ ਪ੍ਰਾਪਤ ਹੁਦੀ ਹੈ, 
ਸਤਿਗੁਰੂ ਦੇ ਭਾਣੇ ਵਿੱਚ ਆਉਣਾ ਹੀ ਅਕਾਲਪੁਰਖ ਦੇ ਭਾਣੇ ਵਿੱਚ ਆਉਣਾ ਹੈ । 


1. ਸਤਿਗੁਰ ਕੇ ਭਾਣੈ ਜੋ ਚਲੋ ਤਿਸ਼ੁ ਵਡਿਆਈ ਵਡੀ ਹੋਇ ।। 

ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ॥ (ਮ: 3--90) 
2. ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ।! 

ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗ੍ਰ ਪੈਨਣੁ ਧਿਗੁ ਖਾਣ ॥ (ਮ: 3--646) 
3. ਸੋ ਸਿਖੁ ਸਖਾ ਬੇਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੇ ॥ 

ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ (ਮ: 3--601) 
4. ਸਤਿਗੁਰ ਕੇ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ । 

ਧਨ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ । _(ਮ: 3-1414) 
5. ਸਤਿਗੁਰ ਕੈ ਭਾਣੈ ਜੋ ਚਲੋ ਤਿਨ ਦਾਲਦਾ ਦੁਖ ਲਹਿ ਜਾਇ ॥ 

ਆਪਣੇ ਭਾਣੈ ਕਿਨੈ ਨ ਪਾਇਓ ਜਨ “ਵੇਖਹੁ ਮਨਿ ਪਤੀਆਇ ।। (1313) 
6. ਸਤਿਗੁਰੁ 'ਬੋਹਿਥੁ ਹਰਿਨਾਵ ਹੈ ਕਿਤੁ ਬਿਧਿ ਚੜਿਆ ਜਾਇ ॥ 

ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥ (ਮ: 4--40) 
?. ਇਹੁ ਜਗਤ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥। 

ਗੁਰ ਕੈ ਭਾਣੈ ਜੋ ਚਲੀ ਤਾਂ ਜੀਵਣ ਪਦਵੀ ਪਾਹਿ ॥ (ਮ: 3--508) 
8. ਜਿਨ ਸਤਿਗੁਰ ਕਾ ਭਾਣਾ ਮੈਨਿਆ 'ਤਿਨ ਚੜੀ ਚਵਗਣਿ ਵੈਨੇ ॥ 

ਇਹ ਚਾਲ ਨਿਰਾਲੀ ਗ੍ਰਮੁਖੀ ਗੁਰਦੀਖਿਆ ਸੁਣਿ ਮਨੁ ਭਿੰਨੇ । (ਮ:4,314) 
9. ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰ ਸੇਵੈ ਲਿਵ ਲਾਏ ॥ 

ਨਾਨਕ ਕ੍ਰਿਪਾ ਕਰੇ ਜਿਨ ਉਪਰਿ ਤਿਨਾ ਹੁਕਮੇ ਲਏ ਮਿਲਾਏ ॥ (ਮ:4,1423) 
ਵਿ, ਦਲਿੱਦਰ 2. ਮਨ ਨੂੰ ਸਮਝਾ ਕੇ ਦੇਖ ਲਵੋ 3. ਜਹਾਜ਼ #. ਉਨ੍ਹਾਂ ਨੂੰ ਚੌਗੁਣਾ ਰੋਗ ਚੜ੍ਹ 

। 


ਆਸਟ 


ਆਸਣ ਦਾ ਭਾਵ ਸਰੀਰ ਨੂੰ ਖ਼ਾਸ ਸਮ” ਲਈ ਖ਼ਾਸ ਹਾਲਤ ਵਿੱਚ ਰੱਖਣ 
ਦਾ ਹੈ । ਹਠ-ਯੋਗ ਦੇ ਅਨੇਕ ਆਸਣਾਂ ਵਿਚੋ 8੬ (ਚੌਰਾਸੀ) ਆਸਣ ਪ੍ਰਸਿੱਧ ਹਨ । 
ਇਹ ਆਸਣ ਲਾਉਣ ਦੇ ਕਈ ਲਾਭ ਹਨ : ਫੁਰਤੀ, ਤਦਰੁਸਤੀ ਪ੍ਰਾਪਤ ਹੁੰਦੀ ਹੈ, 
ਕਮਜ਼ੋਰੀਆਂ ਅਤੇ ਬੀਮਾਰੀਆਂ ਦੂਰ ਹੁੰਦੀਆਂ ਹਨ, ਸਗੀਰ ਸੈਜਮ ਵਿੱਚ ਰਹਿੰਦਾ ਹੈ, 
ਸਰੀਰ ਅਤੇ ਦਿਮਾਗ਼ ਦੀ ਸ਼ਫ਼ਾਈ ਹੁੰਦੀ ਹੈ ਅਤੇ ਸੋਚ-ਸ਼ਕਤੀ ਬਲਵਾਨ ਹੁੰਦੀ ਹੈ । 
ਪਰੇਤੂ |ਬਨਾਂ ਕਿਸੇ ਨਿਪੁੰਨ ਸਿਖਲਾਈ ਦੇਣ ਵਾਲੇ ਦੇ ਇਹ ਆਸਣ ਅਨੇਕ ਪ੍ਰਕਾਰ 
ਦੇ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਵੀ ਬਣ ਸਕਦੇ ਹਨ । 

ਯੋਗ ਅਭਿਆਸ ਦੇ ਪ੍ਰਚੱਲਿਤ ਅੱਠ ਸਾਧਨਾਂ ਵਿੱਚੋ ਤੀਸਰਾ ਸਾਧਨ ਆਸਣ 
ਹੈ । ਥਿਰ, ਅਡੋਲ ਆਸਣ ਵਿੱਚ ਬੋਠ ਕੇ ਅਭਿਆਸ ਕਰਨ ਨਾਲ ਇਕਾਗਰਤਾ 
ਪ੍ਰਾਪਤੀ ਵਿੱਚ ਭਾਰੀ ਸਹਾਇਤਾ ਮਿਲਦੀ ਹੈ । ਪਰੇਤੂ ਸਿਰਫ਼ ਆਸਣ ਹੀ ਸਭ ਕੁਝ 
ਨਹੀ' ਹੈ । ਹਠ-ਯੋਗ ਦੇ ਆਸਣਾਂ ਨਾਲ ਨਾ ਵਿਕਾਰਾਂ ਦਾ ਨਾਸ ਹੁੰਦਾ ਹੈ, ਨਾ 
ਹੀ ਮਨ ਦੀਆਂ ਮੈਲਾਂ ਉਤਰਦੀਆਂ ਹਨ । ਇਹ ਕੇਵਲ ਬਾਹਰਲੇ ਸਰੀਰਕ ਸਾਧਨ 
ਹਨ, ਜਿਨ੍ਹਾਂ ਨਾਲ ਸੈਸਾਰ ਸਾਗਰ ਨੂੰ ਪਾਰ ਕਰਨਾ ਅਸੋਭਵ ਹੈ । 

ਸੁਰਤਿ-ਸ਼ਬਦ-ਯੋਗ ਦੇ ਅਭਿਆਸੀ ਸਿਮਰਨ, ਧਿਆਨ ਅਤੇਂ ਸ਼ਬਦ ਧੁਨ 
ਰਾਹੀ' ਪ੍ਰਭੂ ਪ੍ਰਾਪਤੀ ਦੀ ਸਾਧਨਾ ਕਰਦੇ ਹਨ । ਇਸ ਅਭਿਆਸ ਵਿੱਚ ਸਫਲਤਾ 
ਵਾਸਤੇ ਉਹ ਬਹੁਤ ਸਰਲ, ਸਹਿਲ ਅਤੇ ਸੁਭਾਵਿਕ ਆਸਣ ਅਪਣਾਉਂਦੇ ਹਨ । 
ਆਸਣ ਵਿੱਚ ਕਮਰ ਸਿੱਧੀ ਰਹਿਣੀ ਚਾਹੀਦੀ ਹੈ ਕਿਉਕਿ ਗੀੜ੍ਹ ਦੀ ਹੱਡੀ ਸਿੱਧੀ 
ਰਹਿਣ ਨਾਲ ਇਕਾਗਰਤਾ ਪ੍ਰਾਪਤੀ ਵਿੱਚ ਸਹਾਇਤਾ ਮਿਲਦੀ ਹੈ । ਅੱਖਾਂ ਬਦ ਕਰ 
ਕੇ ਧਿਆਨ ਅੱਖਾਂ ਤੋਂ ਉਪਰ ਤੀਸਰੇ ਤਿਲ ਵਿੱਚ ਰੱਖਣਾ ਚਾਹੀਦਾ ਹੈ । ਸਰੀਰ 
ਦੇ ਕਿਸੇ ਭਾਗ ਉੱਤੇ ਦਬਾਅ-ਖਿਚਾਅ ਨਹੀ' ਪੈਣਾ ਚਾਹੀਦਾ । ਸਰੀਰ ਨਾ ਆਕੜਿਆ 
ਹੋਣਾ ਚਾਹੀਦਾ ਹੈ, ਤੇ ਨਾ ਹੀ ਢਿੱਲਾ । ਅੱਖਾਂ ਜਾਂ ਮੱਥੇ ਉੱਤੇ ਕਈ ਦਬਾਅ ਨਹੀ” 
ਪਾਉਣਾ ਚਾਹੀਦਾ, ਕਿਉਕਿ ਅੰਦਰ ਦੇਖਣ ਦਾ ਕੋਮ ਆਤਮਾ ਦੀ ਸ਼ਕਤੀ ਨਿਰਤ 
ਨੇ ਕਰਨਾ ਹੈ, ਬਾਹਰਲੀਆਂ ਅੱਖਾਂ ਨੇ ਨਹੀ । 

ਆਸਣ ਦਿ੍‌ੜ ਕੇ ਅਡੋਲ ਹੋਣਾ ਚਾਹੀਦਾ ਹੈ, ਕਿਉ”ਕਿ ਬਾਰ-ਬਾਰ ਹਿੱਲਦੇ- 
ਜੁੱਲਦੇ ਰਹਿਣ ਨਾਲ ਇਕਾਗਰਤਾ ਭੋਗ ਹੁੰਦੀ ਹੈ । ਆਸਣ ਵਿੱਚ ਬੈਠੇ ਵਿਅਕਤੀ 
ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਸਣ ਐਸਾ ਨਹੀ ਹੋਣਾ ਚਾਹੀਦਾ ਜਿਸ 
ਵਿੱਚ ਨੀਦ ਆਉਣ ਦੀ ਸੋਭਾਵਨਾ ਹੋਵੇ । ਅਡੋਲ ਆਸਣ ਵਿੱਚ ਇਕ- 


218 ਗੁਰਮਤਿ ਸਿਧਾਂਤ. ਰ 
ਮਨ, ਇੱਕ-ਚਿੱਤ ਹੋ ਕੇ ਸਤਿਗੁਰੂ ਦੁਆਰਾ ਦੱਸੀ ਜੁਗਤੀ ਅਨੁਸਾਰ ਸਿਮਰਨ 
ਜਾਂ ਧਿਆਨ ਕਰਨਾ ਚਾਂਹੀਦਾ ਹੈ ਅਤੇ ਸ਼ਬਦ ਧੁਨ ਨੂੰ ਸੁਣਨਾ ਚਾਹੀਦਾ ਹੈ । ਹਰ 
ਅਭਿਆਸੀ ਆਪਣੀ ਸਿਹਤ, ਸ਼ਕਤੀ, ਸਹੂਲਤ, ਰੁਚੀ, ਵਾਤਾਵਰਣ ਮੁਤਾਬਿਕ ਕੋਈ 
ਸੁਖੈਣ, ਆਰਾਮ-ਦੇਹ ਆਸਣ ਚੁਣ ਸਕਦਾ ਹੈ, ਪਰ ਚੁਣੇ ਹੋਏ ਆਸਣ ਵਿੱਚ ਥਿਰ, 
ਅਡੋਲ ਰਹਿ ਕੇ ਭਜਨ-ਸਿਮਰਨ ਕਰਨਾ ਚਾਹੀਦਾ ਹੈ । 

ਗੁਰਬਾਣੀ ਵਿੱਚ ਅਕਾਲ-ਪੁਰਖ ਦੇ ਨਿਹਚਲ, ਅਡੋਲ, ਸਹਿਜ ਆਸਣ ਦਾ 
ਜ਼ਿਕਰ ਵੀ ਆਇਆ ਹੈ । ਉਹ ਸਹਿਜ ਆਸਣ ਹੀ ਸੱਚਾ ਅਬਿਨਾਸ਼ੀ ਆਸਣ ਹੈ । ਪੂਰੇ 
ਸਤਿਗੁਰੂ ਦੀ ਦੱਸੀ ਹੋਈ ਜੁਗਤੀ ਅਨੁਸਾਰ ਅਭਿਆਸ ਕਰ ਕੇ ਅਕਾਲਪੁਰਖ ਵਿੱਚ 
ਅਭੇਦ ਹੋ ਕੇ ਉਹ ਅਡੋਲ ਅਵੱਸਥਾ ਪ੍ਰਾਪਤ ਕਰਨਾ ਹਰ ਅਭਿਆਸੀ ਦਾ ਆਦਰਸ਼ ਹੈ । 


1. ਜੋਗੀ ਤ ਆਸਣ ਕਰਿ ਬਹੈ ਮੁਲਾ ਬਹੈ ਮੁਕਾਮਿ' ॥ 

ਪੈਡਿਤ ਵਖਾਣਹਿ ਪੋਥੀਆਂ ਸਿਧ ਬਹਹਿ “ਦੇਵਸਥਾਨਿ 11 (ਮ: 1--64) 
2. ਸਿਧਾ ਕੇ ਆਸਣ ਜੇ ਸਿਖੋ ਇੰਦੀ ਵਸਿ ਕਰਿ ਕਮਾਇ ।। 

ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ (ਮ: 3-558) 
3. ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥ 

ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ 

ਮਿਲਿ ਸਾਧੂ ਤਿਪਤਿ ਹਰਿਨਾਮਿ ਸਿਧਿ ਪਈਆ ॥ (ਮ: %-835) 
4. ਧਿਆਨ ਕਾ ਕਰਿ ਡੰਡਾ ਜੋਗੀ ਸਿੰਡੀ ਸੁਰਤਿ ਵਜਾਈ ॥। 

ਮਨੁ ਦ੍ਰਿੜ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ । (ਮ:3,908) 


5. “ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥ 
ਤਤੁ ਬੀਚਾਰੁ ਡੋਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥ (ਮ: 5--208) 


6. “ਸਿਵ ਨਗਰੀ ਮਹਿਆ ਸਣਿ ਬੈਸਉ ਕਲਪ ਤਿਆਗੀ ਬਾਦੇ ।। 


1. ਬੰਦਗੀ ਕਰਨ ਵਾਲੀ ਜਗ੍ਹਾ 2. ਦੇਵਤਿਆਂ ਦੇ ਮੰਦਿਰ 3. ਧਿਆਨ ਦਾ ਡੰਡਾ ਹੋਵੇ; ਭਾਵ 
ਮਨ ਨੂੰ ਬਾਹਰ ਜਾਣ ਤੋਂ ਰੌਕਣ ਲਈ ਧਿਆਨ ਨੂੰ ਡੰਡੇ ਦੋ ਤੌਰ ਤੇ ਵਰਤਿਆ ਜਾਵੇ; ਬਾਹਰਲੀ ਸਿੰਝੀ 
ਦੀ ਥਾਂ ਸੁਰਤਿ ਨੂੰ ਅੰਦਰ ਅਨਹਦ ਸ਼ਬਦ ਦੀ ਸਿੰਝੀ ਸੁਣਨ ਵਿੱਚ ਲਾਇਆ ਜਾਵੇ ਅਤੋਂ ਮਨ ਨੂੰ 
ਨਿਹਚਲ ਕਰਨ ਦਾ ਦ੍ਰਿੜ ਆਸਣ ਅਪਣਾਇਆ ਜਾਵੇ, ਤਾਂ ਸੈਕਲਪ-ਵਿਕਲਪ ਦੂਰ ਹੋ ਸਕਦੇ ਹਨ ਅਤੇ 
ਰੂਹਾਨੀ ਤਰੱਕੀ ਹੋ ਸਕਦੀ ਹੈ #. ਕਹਿ ਰਹੇ ਹਨ ਕਿ ਸੁਰਤਿ ਨੂੰ ਉੱਚੇ ਅਧਿਆਤਮਿਕ ਮੰਡਲ, ਜਿੱਥੇ 
ਕੋਈ ਸੰਸਾ-ਭਉ ਨਹੀ ਹੈ, ਉੱਤੇ ਲਿਜਾ ਕੇ ਅਨਹਦ ਬਾਣੀ ਦੀ ਸਿੰਝੀ ਸੁਣੋ 9. ਉੱਚੋ ਅਥਿਆਤਮਿਕ 
ਮੰਡਲ ਵਿੱਚ ਧਿਆਨ ਲਾਉਂਦਾ ਹਾਂ, ਜਿੱਥੇ ਸੰਕਲਪ-ਵਿਕਲਪ, ਵਾਦ-ਵਿਵਾਦ ਦਾ ਦਖ਼ਲ ਨਹੀਂ; ਭਾਵ 
ਨਿਰਵਿਕਲਪ ਸਮਾਧੀ ਲਾਉ'ਦਾ ਹਾਂ । 


ਆਸਣ “$1$ 


'ਸਿੰਡੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੇ ।॥ _(ਮ: 1--360) 
7. ਸਿਵ ਨਗਰੀ ਮਹਿ ਆਸਣੁ ਅਉਧੂ' ਅਲਖੁ ਅਗੈਮੁ ਅਪਾਰੀ ॥ 
ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥ 
ਸਬਦਿ ਰਵੈ ਆਸਣਿ ਘਰਿ ਰਾਜਾ ਅਦਲ੧ ਕਰੇ ਗੁਣਕਾਰੀ । 
ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥ (ਮ: 1--907) 
8. ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗ ਪਾਈ ।। 
“ਧਾਤੁਰਬਾਜੀ ਸਬਦਿ ਨਿਵਾਰੇ ਨਾਮੁ ਵਸੇ ਮਨਿ ਆਈ ।। _ (ਮ: 1--909) 
9. ਹਰਿ ਦਰ ਸੇਵੇ ਅਲਖ'' ਅਭੇਵੇਂ” ਨਿਹਚਲੁ ਆਸਣ ਪਾਇਆ ॥ 
ਤਹ ਜਨਮ ਨ ਮਰਣੁ ਨ ਆਵਣ ਜਾਣਾ ਸੋਸਾ ਦੂਖੁ ਮਿਟਾਇਆ ।।(ਮ: 5--79) 
10. ਬੁਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕੌਧੁ ਬਿਖੁ'` ਜਾਰੋ ।। 
ਆਇ ਨ ਜਾਇ ਬਸੈ ਇਹ ਠਾਹਰ'“ ਜਹ ਆਸਨ ਨਿਰੈਕਾਰੋ ।(ਮ: 5--1215) 
11. ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥ 
ਰਹਤ ਉਪਾਧਿ'! ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਹਿ ਪਾਇਓ ।1214 
12. ਆਸਣਿ ਬੈਸਣਿ ਥਿਰੁ ਨਾਰਾਇਣ ਐਸੀ ਗੁਰਮਤਿ ਪਾਏ ।1 


ਗੁਰਮੁਖਿ ਬੂਝੇ ਆਪੁ ਪਛਾਣੈ ਸਚੇ ਸਚਿ ਸਮਾਏ ।1 (ਮ: 1-938) 
13. ਆਸਣਿ ਬੈਸਣਿ ਥਿਰੁ ਨਾਰਾਇਣ ਤਿਤ ਮਨੁ ਰਾਤਾ ਵੀਚਾਰੇ ॥ ਰ੍ 

ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣਬੁਣਕਾਰੇ ।। (ਮ: 1-436) 
14. ਮਿਲਿਆ ਹੋਇ ਨ ਵਿਛੁੜੇ ਜਿਸੁ ਅੰਤਰਿ ਜੋਤਿ ਅਪਾਰ ॥ 

ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥ (ਮ: 5-56) 


15. ਹਉਮੈ ਮਮਤਾ ਲੌਭ ਬਿਨਾਸਨ ॥ ਨਉ ਦਰ ਮੁਕਤੇ ਦਸਵੈ ਆਸਨ ॥ 

ਉਪਰਿ ਪਰੈ ਪਰੈ ਅਪਰੈਪਰੁ ਜਿਨਿ ਆਪੇ ਆਪੁ ਉਪਾਇਆ ।(ਮ: 1--1040) 
16. ਅਨਹਦੁ ਵਾਜ ਸਹਜਿ ਸੁਹੇਲਾ ਸਬਦਿ ਅਨੌਦ ਕਰੇ ਸਦ ''ਕੇਲਾ ॥ 

ਸਹਜ ਗੁਫਾ ਮਹਿ ਤਾੜੀ” ਲਾਈ ਆਸਣੁ ਉਚ ਸਵਾਰਿਆ ਜੀਉ ॥ (97) 
17. ਸਹਜ ਗੁਫਾ ਮਹਿ ਆਸਣ _ਬਾਧਿਆ ॥ 

ਜੋਤਿ ਸਰੂਪ _ਅਨਾਹਦੁ ਵਾਜਿਆ ।। (ਮ: 5-370) 


6. ਅਹਿਨਿਸ==ਦਿਠ ਰਾਤ; ਓਥੇ ਦਿਨ-ਰਾਤ, ਹਮੌਸ਼ਾ ਸ਼ਬਦ ਦੀ ਸਿੰਡੀ ਵੱਜ ਰਹੀ ਹੈ, 
ਸ਼ਬਦ ਦਾ ਨਾਦ ਪ੍ਰਿਆ ਜਾ ਰਿਹਾ ਹੈ 7. ਜੋਗੀਆਂ ਨੂੰ ਸੰਬੋਧਨ ਕਰ ਰਹੇ ਹਨ 8. ਇਨਸਾਫ਼ 
9. ਵਿਚਾਰੇ !0. ਮਾਇਆ _ਦੀ ਖੇਡ ਦਾ ਪ੍ਰਭਾਵ ਸ਼ਬਦ ਨਾਲ ਦੂਰ ਹੂੰਦਾ ਹੈ 11. ਜੰ 
ਲਖਿਆ ਨਹੀ” ਜਾ ਸਕਦਾ 12. ਜਿਸ ਦਾ ਭੋਦ ਨਹੀਂ ਪਾਇਆ ਜਾ ਸਕਦਾ 3. ਜ਼ਹਿਰ 14. ਸਥਾਨ 
15. ਸੰਸੇ ਦੇ ਦੁੱਖ 16. ਨੌ ਦਰ ਬੰਦ ਕਰ ਕੇ ਸੁਰਤਿ ਨੂੰ ਦਸਵੇ' ਦਰ ਵਿੱਚ ਲਿਆ ਕੇ ਥਿਰ ਕਰੇ 
17. ਖ਼ੁਸ਼ੀ, ਅਨੰਦ 18. ਸਮਾਧੀ । 


220 ਗੁਰਮਤਿ ਸਿੱਧਾਂਤ 


18. “ਆਸਨੁ ਪਵਨ ਦੂਰਿ ਕਰਿ ਬਵਰੇ ॥ 

ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥ (ਕਬੀਰ, 856) 
19. ਚਲਚਿਤ ਜੋਗੀ ਆਸਣ ਤੇਰਾ ॥। ਸਿੰਡੀ ਵਾਜੈ ਨਿਤ ਉਦਾਸੇਰਾ ।। 

ਗੁਰ ਗੋਰਖ ਕੀ ਤੈ ਬੂਝ ਨ ਪਾਈ ॥। ਫਿਰਿ ਫਿਰਿ ਜੋਗੀ ਆਵੈ ਜਾਈ ॥ (886) 
20. ਮਨੁ ਦਿੜ੍੍‌ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ।। 

“ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ।(908) 


ਸਿਮਰਨ 


'ਜਿਮਰਨ' 'ਸੁਮਰਨ` ਤੋਂ ਬਣਿਆ ਹੈ, ਜਿਸ ਦਾ ਅਰਥ ਹੈ “ਯਾਦ ਕਰਨਾ” । 
ਕਿਸੇ ਨੂੰ ਥਾਰ-ਧਾਰ ਯਾਦ ਕਰਨ', ਉਸ ਬਾਰੇ ਬਾਰ-ਬਾਰ ਸੋਚਣਾ ਉਸ ਦਾ ਸਿਮਰਨ 
ਕਰਨਾ ਹੈ । ਆਮ ਪਰਮਾਰਥੀ ਭਾਸ਼ਾ ਵਿੱਚ ਕਿਸੇ ਮੰਤਰ ਜਾਂ ਨਾਮ ਦਾ ਬਾਰ-ਬਾਰ 
ਜਪਣਾ ਸਿਮਰਨ ਕਹਾਉਦਾ ਹੈ । 

ਸਿਮਰਨ ਮਨ ਦਾ ਸੁਭਾਵਿਕ ਖਾਸਾ ਹੈ, ਅਸੀ` ਪਲ-ਪਲ ਕਿਸੇ ਨਾ ਕਿਸੇ 
ਚੀਜ਼ ਦਾ ਸਿਮਰਨ ਕਰਦੇ ਰਹਿੰਦੇ ਹਾਂ । ਜਿਸ ਚੀਜ਼ ਦਾ ਸਿਮਰਨ ਕਰਦੇ ਹਾਂ, ਉਸ 
ਨਾਲ ਸਾਡਾ ਪਿਆਰ ਹੋ ਜਾਂਦਾ ਹੈ ਅਤੇ ਉਸ ਦਾ ਸਿਮਰਨ ਕਰਦੇ-ਕਰਦੇ ਉਸੇ ਦਾ 
ਹੀ ਰੂਪ ਹੋ ਜਾਂਦੇ ਹਾਂ : 'ਜੈਸਾ ਸੇਵੈ ਤੈਸੋ ਹੋਵੈ' (ਮ: 1, ਪੰ. 224) । ਦੁਨੀਆਂ ਦੇ 
ਸ਼ਕਲਾਂ-ਪਦਾਰਥਾਂ ਦਾ ਸਿਮਰਨ ਇਨ੍ਹਾਂ ਨਾਲ ਬਨ੍ਹਦਾ ਹੈ, ਪਰਮੇਸ਼ਰ ਦੇ ਨਾਮ ਦਾ 
ਸਿਮਰਨ, ਪਰਮੇਸ਼ਰ ਨਾਲ ਮਿਲਾਪ ਕਰਨ ਵਿੱਚ ਸਹਾਇਤਾ ਦਿੰਦਾ ਹੈ। ਜਦ ਕਿਸੇ 
ਭੁੱਲੀ ਹੋਈ ਚੀਜ਼ ਨੂੰ ਬਾਰ-ਬਾਰ ਯਾਦ ਕਰਦੇ ਹਾਂ, ਤਾਂ ਉਹ ਯਾਦ ਆ ਜਾਂਦੀ ਹੈ । 
ਅਸੀ' ਕੁਰਲ-ਮਾਲਕ ਨੂੰ ਅਤੇ ਆਪਣੇ ਨਿਜ-ਘਰ (ਸੱਚ-ਖਡ) ਨੂੰ ਭੁੱਲ ਚੁੱਕੇ ਹਾਂ । 
ਜਦ ਬਾਰ-ਬਾਰ ਇਨ੍ਹਾਂ ਦਾ ਸਿਮਰਨ ਕਰਦੇ ਹਾਂ ਤਾਂ ਇਨ੍ਹਾਂ ਦੀ ਯਾਦ ਆਉਦੀ ਹੈ। 
ਮਨ-ਆਤਮਾ ਇਨ੍ਹਾਂ ਵਲ ਪਲਟਦੇ ਹਨ; ਧਿਆਨ ਜਗਤ ਦੀ ਥਾਂ ਜਗਦੀਸ਼ਵਰ ਵਲ 
ਜਾਂਦਾ ਹੈ ਅਤੇ ਅਸੀ ਬਾਹਰ-ਮੁਖੀ ਦੀ ਥਾਂ ਅੰਤਰ-ਮੁਖੀ ਹੋ ਜਾਂਦੇ ਹਾਂ । 


19. ਪਵਨ (ਹਵਾ) ਚੜ੍ਹਾਉਣ ਵਾਲਾ _ਆਸਣ; ਕਹਿ ਰਹੇ ਹਨ ਹੇ ਮੂਰਖ ! 
ਪ੍ਰਾਣਾਯਾਮ ਦੀ ਸਹਾਇਤਾ ਨਾਲ ਸਮਾਧੀ ਨਾ ਲਾ । ਇਹ ਕਪਟ-ਭਰੀ ਭਗਤੀ ਛੱਡ ਕੈ (ਨਾਮ 
ਦੀ ਕਮਾਈ ਦੀ) ਸੱਚੀ ਭਗਤੀ ਪਕੜ 20. ਹੋ ਜੌਗੀ ! ਤਰ ਆਪਣੇ ਚੰਚਲ ਮਨ ਨੂੰ ਪੂਰੀ ਤਰ੍ਹਾਂ ਦਕਾਗਰ 
ਅਤੇ ਨਿਹਚਲ ਕਰੇ', ਤਾਂ ਸੰਕਲਪ-ਵਿਕਲਪ ਦੂਰ ਹੋ ਸਕਦੇ ਹਨ 21. ਬਾਹਰੋ' ਭਿੱਖਿਆ ਮੰਗਣ ਦੀ 
ਥਾਂ ਅੰਦਰ ਦੇਹੀ-ਰੂਪੀ ਨਗਰੀ ਵਿੱਚ ਭਿੱਖਿਆ ਮੰਗ, ਤਾਂ ਤੈਨੂੰ ਨਾਮ ਦੀ ਦਾਤ ਪ੍ਰਾਪਤ ਹੋਵੇਗੀ । 


ਸਿਮਰਨ ` 32੧ 


ਸਿਮਰਨ ਪਰਮਾਤਮਾ ਦੇ ਨਾਂ ਜਾਂ ਗੁਰਮੰਤਰ ਦਾ ਕੀਤਾ ਜਾਂਦਾ ਹੈ । ਲੋਕ 
ਪਰਮਾਤਮਾ ਦੇ ਸਿਫ਼ਾਤੀ ਗੁਣਾਤਮਿਕ ਨਾਵਾਂ ਦਾ ਸਿਮਰਨ ਕਰਦੇ ਹਨ, ਪਰੋੜ੍ਹ ਗੁਰਮਤਿ ।। 
ਵਿੱਚ ਸੋਤ-ਸਤਿਗੁਰੂ ਦੁਆਰਾ ਦੱਸੇ ਗਏ ਜ਼ਾਤੀ ਨਾਵਾਂ ਦਾ ਗੁਰਮੰਤਰ ਸਿਮਰਨ ਲਈ 
ਦਿੱਤਾ ਜਾਂਦਾ ਹੈ । ਸ਼ੁਰੂ ਵਿੱਚ ਇਹ ਸਿਮਰਨ ਜੀਭ ਨਾਲ ਵੀ ਕੀਤਾ ਜਾ ਸਕਦਾ ਹੈ 
ਪਰੇਤੂ ਅਸਲ ਵਿਧੀ ਮਨ ਜਾਂ ਸੁਰਤ ਦੀ ਜੀਭ ਨਾਲ ਸਿਮਰਨ ਕਰਨ ਦੀ 
ਹੈ । ਸਿਮਰਨ ਸਮੇ ਧਿਆਨ ਤੀਸਰੇ ਤਿਲ (ਦੋਹਾਂ ਭਰਵੱਟਿਆਂ ਦੇ ਵਿਚਕਾਰ ਅਤੇ 
ਉੱਪਰ) ਰੱਖਿਆ ਜਾਂਦਾ ਹੈ । ਇਸ ਤਰ੍ਹਾਂ ਵਿਧੀ-ਪੂਰਵਕ ਸਿਮਰਨ ਕਰਨ ਨਾਲ 
ਜੀਵ ਅਨੌਕਤਾ 'ਚੋ` ਏਕਤਾ ਵਿੱਚ ਆਉਦਾ ਹੈ । ਮਨ-ਆਤਮਾ ਬਾਹਰਲੇ 
ਜਗਤ ਵਿੱਚੋ ਨਿਕਲ ਕੇ ਤੇ ਸਰੀਰ ਦੇ ਰੋਮ-ਰੋਮ 'ਚੋ ਸਿਮਟ ਕੇ ਤੀਸਰੇ ਤਿਲ ਉੱਤੇ 
ਪਹੁੰਚ ਜਾਂਦੇ ਹਨ । ਏਥੇ ਤੀਸਰੇ ਤਿਲ ਵਿੱਚ ਪਹੁੰਚ ਕੇ ਆਤਮਾ ਅਨਹੱਦ ਸ਼ਬਦ 
ਨੂੰ ਸੁਣਨਾ ਸ਼ੁਰੂ ਕਰ ਦਿੰਦੀ ਹੈ । ਇਹ ਅਜਪਾ-ਜਾਪ ਹੈ, ਜਿਸ ਨੂੰ ਸੁਰਤ ਦੁਆਰਾ 
ਕੀਤਾ ਜਾਣ ਵਾਲਾ ਸ਼ਬਦ ਦਾ ਸਿਮਰਨ ਕਿਹਾ ਜਾ ਸਕਦਾ ਹੈ । ਨਾਵਾਂ ਦਾ । 
ਸਿਮਰਨ ਸਾਧਨ ਹੈ ਅਤੇ ਧੁਨਾਤਮਕ ਨਾਮ ਦੀ ਪ੍ਰਾਪਤੀ, ਇਸ ਦਾ ਮੰਤਵ ਹੈ । 
ਗੁਰੂ ਸਾਹਿਬ ਨੇ ਸੁਰਤਿ ਦੁਆਰਾ ਸੱਚਾ ਸ਼ਬਦ ਸੁਣਨ ਨੂੰ ਹੀ ਸੱਚਾ ਸਿਮਰਨ ਜਾਂ 
ਗੋਬਿੰਦ ਭਜਨ ਮੋਨਿਆ ਹੈ : 'ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ 
ਸੁਣਾਵਣਿਆ ।।' (ਮ: 3, ੫. 121) 


ਗੁਰੂ ਨਾਨਕ ਸਾਹਿਬ ਨੇ 'ਜਪੁਜੀ' ਦੀਆ 'ਸੁਣੀਐ, ਮੰਨੀਐ' ਦੀਆਂ ਪੰੜੀਆਂ 
ਵਿੱਚ ਅਤੇ ਗੁਰੂ ਅਰਜਨ ਸਾਹਿਬ ਨੇ 'ਸੁਖਮਨੀ' ਦੀਆਂ ਪਹਿਲੀਆਂ ਤਿੰਨ 
ਅਸ਼ਟਪਦੀਆਂ ਵਿੱਚ ਨਾਮ ਦੇ ਇਸ ਤਰ੍ਹਾਂ ਦੇ ਉੱਚੇ-ਸੁੱਚੇ ਰੂਹਾਨੀ ਸਿਮਰਨ ਦੀ ਭਾਗੀ 
ਉਪਮਾ ਕੀਤੀ ਹੈ । ਇਹ ਸਿਮਰਨ ਜੈਮਣ-ਮਰਨ ਤੋ ਮੁਕਤ ਕਰਨ ਵਾਲਾ, ਲੋਕ- 
ਪਰਲੌਕ ਨੂੰ ਸੁਹੇਲਾ ਬਣਾਉਣ ਵਾਲਾ ਅਤੇ ਜੀਵ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ 
ਪਹੈਚਣ ਦੇ ਸਮਰਥ ਬਣਾਉਣ ਵਾਲਾ ਐਸਾ ਸੁਖਾਲਾ, ਕੁਦਰਤੀ ਸਾਧਨ ਹੈ, ਜੋ ਹਰ 
ਕੌਮ, ਮਜ਼ਹਬ, ਮੁਲਕ ਦਾ ਵਿਅਕਤੀ ਬਿਨਾ ਰੋਗ, ਨਸਲ, ਉਮਰ, ਅਕਲ, ਪਦਵੀ 
ਦੇ ਵਿਤਕਰੇ ਦੇ ਅਸਾਨੀ ਨਾਲ ਅਪਣਾ ਸਕਦਾ ਹੈ । ਇਹ ਸਰਬ-ਸਾਂਝਾ ਅੰਤਰ- 
ਮੁੱਖ ਸਾਧਨ ਹੈਂ । 


ਸਿਮਰਨ ਕਰਦੇ ਸਮੇ ਖ਼ਿਆਲ ਬਾਰ-ਬਾਰ ਬਾਹਰ ਜਾਂਦਾ ਹੈ--ਜਾਂ ਇਉ” 
ਕਹੋ ਕਿ ਮਨ ਜੀਵ ਨੂੰ ਸਿਮਰਨ ਵਿੱਚ ਨਹੀ ਲੱਗਣ ਦਿਦਾ । ਇਸ ਲਈ ਸਿਮਰਨ 
ਸਮੇ ਮਨ ਦੀ ਪੂਰੀ ਚੌਕੀਦਾਰੀ ਕਰਨੀ ਜ਼ਰੂਰੀ ਹੈ । ਸਿਮਰਨ ਸਾਵਧਾਨ, ਇਕਾਗਰ- 
ਚਿੱਤ ਹੋ ਕੋ, ਧਿਆਨ ਨੂੰ ਦੋਹਾਂ ਅੱਖਾਂ ਵਿਚਕਾਰ ਰੱਖ ਕੇ ਕਜ਼ਨਾ ਚਾਹੀਦਾ ਹੈ । 
ਅੰਦਰ ਸਤਿਗੁਰੂ ਦੇ ਸਰੂਪ ਉੱਤੇ ਧਿਆਨ ਜਮਾ ਕੇ ਸਿਮਰਨ ਕਰਨ ਨਾਲ ਸਰੀਰ 


222 ਗੁਰਮਤਿ ।ਸਧਾਂਤ 


ਦੇ ਨੌੱ' ਦੁਆਰੇ ਖ਼ਾਲੀ ਕਰਨ ਅਤੇ ਤੀਸਰੇ ਤਿਲ ਵਿੱਚ ਪਹੁੰਚ ਕੇ ਅਨਹਦ ਸ਼ਬਦ 
ਨਾਲ ਜੁੜਨ ਵਿੱਚ ਭਾਰੀ ਸਹਾਇਤਾ ਮਿਲਦੀ ਹੈ । 

ਗੁਰੂ ਸਾਹਿਬਾਨ ਨੇ ਸਿਮਰਨ ਨੂੰ ਰੂਹਾਨੀਅਤ ਦੀ ਪ੍ਰਾਪਤੀ ਲਈ ਸਭ ਤੱ ਜ਼ਰੂਰੀ 
ਐਗ ਮੈਨਿਆ ਹੈ । ਗੁਰਬਾਣੀ ਵਿੱਚ ਉਠਤ ਬੈ ਬੈਠਤ ਸੋਵਤ ਜਾਗਤ ਸਾਸਿ ਸਾਸਿ 
ਸਾਸਿ ਹਰਿ ਜਪਨੇ (ਮ: 5, ੫. 1298) ਦਾ ਉਪਦੇਸ਼ ਹੈ । ਸਿਮਰਨ ਰੂਹਾਨੀਅਤ ਦੇ 
ਅਮਲੀ ਕੋਰਸ ਜਾਂ ਸਾਧਨਾ ਦੀ ਨੀ'ਹ ਹੈ । ਸਿਮਰਨ ਵਿੱਚ ਸਫਲਤਾ ਹੀ ਪਰਮਾਰਥ 
ਵਿੱਚ ਸਫ਼ਲਤਾ ਹੈ, ਕਿਉ'ਕਿ ਧਿਆਨ ਦਾ ਪੱਕਣਾ ਅਤੇ ਸ਼ਬਦ ਦਾ ਪ੍ਰਾਪਤ ਹਣਾ, 
ਸਿਮਰਨ ਦੀ ਸਫਲਤਾ ਉੱਤੇ ਹੀ ਨਿਰਭਰ ਹੈ । 


ਸਿਮਰਨ ਪੂਰੇ ਸਤਿਗੁਰੂ ਦੀ ਦੱਸੀ ਜੁਗਤੀ ਅਨ੍ਸਾਰ ਕਰਨਾ ਚਾਹੀਦਾ ਹੈ । 
ਸੰਤਾਂ ਦਾ ਕਮਾਇਆ ਹੋਇਆ ਸਿਮਰਨ ਜਲਦੀ ਫਲੀਭੂਤ ਹੁਦਾ ਹੈ, ਇਸ ਵਿੱਚ 
ਉਨ੍ਹਾਂ ਦੀ ਸ਼ਕਤੀ ਸ਼ਾਮਲ ਹੁੰਦੀ ਹੈ ਅਤੇ ਇਸ ਵਿੱਚ ਕਾਲ ਦੀ ਹਰ ਪ੍ਰਕਾਰ ਦੀ 
ਸ਼ਕਤੀ ਤੋਂ ਰੱਖਿਆ ਕਰਨ ਦੀ ਸਮਰੱਥਾ ਹੁੰਦੀ ਹੈ । ਮਨ-ਮਰਜ਼ੀ ਨਾਲ ਕੀਤਾ 
ਹੋਇਆ ਸਿਮਰਨ ਪਰਮੇਸ਼ਰ ਪ੍ਰਾਪਤੀ ਦਾ ਵਸੀਲਾ ਨਹੀ' ਬਣ ਸਕਦਾ । 


1. 'ਤਜਹੁ ਸਿਆਨਪ ਸੁਰਿਜਨਹੁ ਸਿਮਰਹੁ ਹਰਿ ਹਰਿ ਰਾਇ । 
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ।!(ਮ: 5--281) 
2. ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ 


ਮੁਕਤਿ ਬੈਕੁੰਠ ਸਾਧ ਕੀ ਸੇਗਤਿ ਜਨ ਪਾਇਓ ਹਰਿ ਕਾ ਧਾਮ ॥ _ (682) 
3. ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥ 
ਰੂਪ ਰੋਗ ਸੂਖ ਧਨ ਜੀਅ ਕਾ ਪਾਰਬ੍ਹਮ ਮੌਰੈ ਜਾਤੀ ॥। (ਮ: 5--681) 


4. ਲਾਖ ਕੋਟਿ “ਬਿਖਿਆ ਕੇ ਬਿੰਜਨ ਤਾ ਮਹਿ ਤਿਸਨ ਨ ਬੂਝੀ ॥ 

'ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ।। __(ਮ: 5--497) 
5. ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ 

ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ 'ਬਿਨਸੇ ਸੋਕ ।। _(ਮ: 5--682) 
6. ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੁਰਤੁ ਦਿਨੁ ਰਾਤੇ ॥' 

ਨਾਨਕ ਸਾਰਿੰਗ' ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥ (ਮ: 5--247) 


1. ਹੋ ਸੱਜਣ ਪ੍ਰਜ਼ੋ, ਆਪਣੇ ਮਨ ਦੀਆਂ ਚਤੁਰਾਈਆਂ ਛੱਡ ਕੇ ਪਰਮੋਸ਼ਰ ਦੇ ਸਿਮਰਨ ਵਿੱਚ 
ਲੱਗੋ 3. ਜਮ 3. ਮਾਇਆ ਦੇ ਜ਼ਹਿਰ ਭਰੇਂ ਖਾਣੋ 4. ਨਾਮ ਦੇ ਸਿਮਰਨ ਨਾਲ ਅੰਦਰ ਕਰੋੜਾਂ ਸੂਰਜਾਂ 
ਢਾ ਪ੍ਰਕਾਸ਼ ਹੋ ਗਿਆ ਅਤੇ ਅਗੋਚਰ ਪ੍ਰਭੂ ਪ੍ਰਾਪਤ ਹੋ ` ਗਿਆ 5. ਨਾਸ਼ ਹੋ ਗਏ 6. ਪਪੀਹਾ । 


ਸਿਮਰਨ 933 


ਹਾ 


'ਦੁਖਹਰਣ ਦੀਨਸਰਣ ਸੀਧਰ ਚਰਨਕਮਲ _ਅਰਾਧੀਐ ॥ 


` ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ।!(ਮ: 5--248) 


10. 


11. 


12. 


13. 


12. 


15. 


16. 


17. 


18. 


ਜਿਸੁ ਸਿਮਰਤ ਸੋਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥ 
ਨਾਨਕ ਜਪੀਐ ਸਦਾ ਹਰਿ "ਨਿਮਖ ਨ ਬਿਸਰਉ ਨਾਮੁ ॥ _ (ਮ: 5--320) 


. ਔਮਿ੍‌ਤ ਨਾਮੁ ਪਰਮੇਸੁਰ ਤੇਰਾ ਜੋ ਸਿਮਰੇ ਸੋ ਜੀਵੈ ।। 


ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੇ ॥ _(ਮ: 5--616) 
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ।! 

“ਚਾਰਿ ਪਦਾਰਥ '£ਨਵਨਿਧਿ ਪਾਵਹਿ ਬਹੁਰਿ ਨ ਤਿ੍‌ਸਨਾ ਭੁਖੀ । (ਮ:5,617) 
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ।। 

ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ।।(ਓਹੀ) 
ਜਪਿ ਮਨ ਸਤਿਨਾਮੁ ਸਦਾ ਸਤਿਨਾਮੁ ॥ 

“ਹਲਤਿ ਪਲਤਿ ਮੁਖ ਉਜਲ ਹੋਈ ਹੈ 

ਨਿਤ ਧਿਆਈਐ ਹਰਿ ਪੁਰਖੁ ਨਿਰੋਜਨਾ ।। (ਮ: %-670) 
ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ “ ਚਾਲੂ ।। 
ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਉਤਮ ਫਲੁ ॥ (717) 
ਕਟੀਐ ਜਮਫਾਸੀ ਸਿਮਰਿ ਅਥਿਨਾਸੀ ਸਗਲ ਮੰਗਲ ਸੁਗਿਆਨਾਂ ।। 

ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥(ਮ: 5--781) 
ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ।। 

ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤ੍ਰਰੇ ॥ (ਮ: 5--781) 
ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ।। 
“ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥ (ਮ: 4--975) 
ਅੰਤਰਿ ਗੁਰੂ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ 

ਨੌਤੀ ਸਤਿਗੁਰੁ ਪੇਖਣਾ ਸਵਣੀ ਸੁਨਣਾ ਗੁਰ ਨਾਉ ॥ (ਮ: 5--517) 
ਜਾਪ ਤਾਪ ਕੋਟਿ ਲਖ ਪੂੰਜਾ ਹਰਿ ਸਿਮਰਣ ਤੁਲਿ ਨ ਲਾਇਣ ॥ 

ਦੁਇ ਕਰ ਜੋੜਿ ਨਾਨਕੁ ਦਾਨੁ ਮਾਗੈ ਤੇਰੇ ਦਾਸਨਿ ਦਾਸ ਦਸਾਇਣੁ ।। (979) 


7. ਪ੍ਰਭੂ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰ ਰਹੇਂ ਹਨ 8. ਜਮ ਦਾ ਮਾਰਗ ਅਗਨੀ ਦੇ ਸਾਗਰ ਵਾਂਗ ਕਠਿਨ 
ਹੈ, ਪਰ ਪਲ ਭਰ ਦੈ ਸਿਮਰਨ ਨਾਲ ਉਸ ਤੋਂ ਛੁਟਕਾਰਾ ਹੋ ਜਾਂਦਾ ਹੈ 9. ਪਲ ਭਰ ਲਈ ਵੀ ਹਰੀ ਦਾ 
ਨਾਮ ਨਹੀ' ਭੁਲਾਉਣਾ ਚਾਹੀਦਾ 10 ਕਿਰਪਾ 11. ਧਰਮ, ਅਰਥ, ਕਾਮ ਮੌਕਸ਼ 13. ਨੌਂ ਨਿੱਧਾਂ, 
ਨੌ ਖ਼ਜ਼ਾਨੇ 13. ਦੀਨ-ਦੁਨੀਆਂ, ਲੌਕ-ਪਰਲੋਕ !4. ਮਾਰਗ 15. ਭਵ-ਸਾਗਹ ਹੈਸਾਰ 16. ਸਭ 
ਪਾਪ ਦੂਰ ਹੇ ਗਏ, ਨਿਕਲ ਗਏ । 


224 ਗ੍ਰਮਤਿ ਸਿੱਧਾਂਤ 


19. 


20. 


21. 


22. 


23. 


24. 


25. 


26. 


27, 


“ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬਿਥਾਨਦ ॥ 
ਏਕ ਨਿਮਖ ਗੋਬਿੰਦ ਭਜਨ ਕਰਿ ਤਉ ਸਦਾ ਸਦਾ ਜੀਵਾਨਦ ।1 (ਮ:5,1204) 


“ਜਿਨ ਸਿਮਰਨ ਜੈਸੇ ਸਰਪ ਆਰਜਾਰੀ ॥ 

ਤਿਉ ਜੀਵਹਿ ਸਾਕਤ _ ਨਾਮੁ _ਬਿਸਾਰੀ । 

ਏਕ ਨਿਮਖ ਜੋ ਸਿਮਰਨ ਮਹਿ ਜੀਆ ॥ 

ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ।। (ਮ: 5--239) 
ਤੇਡੈ ਸਿਮਰਣਿ ”ਹਭੁ ਕਿਛੁ ਲਧਮੁ ''ਬਿਖਮੁ ਨ ਡਿਠਮੁ ਕੋਈ ॥ 

ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ।। (ਮ: 5-520) 
ਕਰਿ ਇਸਨਾਨ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ।। 

ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੋ ਸੰਜੋਗਾ ॥ ___(ਮ: 5-611) 
ਸਿਮਰਉ ਸਿਮਰਿ ਸਿਮਰਿ ਸੂਖ ਪਾਵਉ ਸਾਸਿ ਸਾਸਿ ਸਮਾਲੇ ॥ 

ਇਹ ਲੌਕਿ ਪਰਲੌਕਿ ਸੈਗਿ ਸਹਾਈ ਜਤ ਕਤ ਮੋਹਿ ਰਖਵਾਲੇ ॥(ਮ: 5--679) 
ਪੁੰਨ ਦਾਨ ਨਾ ਤੁਲਿ ਕਿਰਿਆ ਹਰਿ “ਸਰਬ ਪਾਪਾ ਹੋਤ ਜੀਉ ।1 

ਬਿਨਵੇਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੈਤ ਜੀਉ ॥ (ਮ: 5--927) 
“ਖਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ।। 

ਨਵ ਖੰਡਨ ਕੋ ਰਾਜੁ ਕਮਾਵੈ ਅੰਤਿ “ਚਲੈ ਗੋ ਹਾਰੀ ॥ __(ਮ: 5,712) 
ਕਬੀਰ ਹਰਿ ਕਾ ਸਿਮਰਨੁ ਜੋ ਕਰੇ ਸੋ ਸੁਖੀਆ ਸੇਸਾਰਿ ॥ 

ਇਤ ਉਤ ਕਤਹਿ ਨ ਡੋਲਈ ਜਿਸ ਰਾਖੇ ਸਿਰਜਨਹਾਰ ॥ (ਕਬੀਰ, 1375) 
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ 1! ਪ੍ਰਭ ਕੇ ਸਿਮਰਨਿ ਦੂਖੁ ਜਮੁ ਨਸੈ ॥। 
ਪ੍ਰਭ ਕੇ ਸਿਮਰਨਿ “ਕਾਲੁ ਪਰਹਰੇ ॥ ਪ੍ਰਭ ਕੇ ਸਿਮਰਨਿ ਦੁਸਮਨੁ ਟਰੈ ॥ 
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੇ ॥ ਪ੍ਰਭ ਕੈ ਸਿਮਰਨਿ ਅਨਦਿਨੁ” ਜਾਗੇ ॥ 
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੇਤਾਪੈ ॥ 
ਪ੍ਰਭ ਕਾ ਸਿਮਰਨੁ ਸਾਧ ਕੈ ਸੈਗਿ ॥ ਸਰਬ ਨਿਧਾਨ ਨਾਨਕ ਹਰਿ ਰੇਗਿ ।। 
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉਨਿਧਿ॥ 


16. ਨਾਮ ਦੀ ਕਮਾਈ ਤੋਂ ਬਿਨਾਂ ਕਰੋੜਾਂ ਵਰ੍ਹਿਆਂ _ਦੀ ਉਮਰ ਵਿਅਰਥ ਹੈ; ਇਸ 


ਤੋ ਉਲਟ ਜੇ ਇਕ ਪਲ ਲਈ ਪਰਮੌਸ਼ਰ ਦੈ ਸੱਚੇ ਨਾਮ ਦਾ ਸਿਮਰਨ ਕਰ ਲਵੋ ਤਾਂ ਅਮਰ ਜੀਵਨ 
ਪ੍ਰਾਪਤ ਹੋ ਜਾਵੇ !7. ਆਰਜਾਰੀ-=- ਆਰਜਾ, ਉਮਰ; ਸੱਪ ਏੀ ਉਮਰ ਬਹੁਤ ਲੰਮੀ ਹੌਦੀ ਹੈ', ਪਰ 
ਜੂਨੀ ਨਖਿੱਧ ਮੰਨੀ ਜਾਂਈ ਹੈ; ਕਹਿ ਰਹੇਂ ਹਨ ਸਿਮਰਨ ਤੋ ਬਿਨਾਂ ਲੰਮੀ ਆਯੂ ਸੱਪ ਦੀ ਉਮਰ ਸਮਾਨ ਹੈ 
8. ਸਭ ਕੁਝ ਲੱਭ ਪਿਆ 19 ਕੋਈ ਗਲ ਔਖੀ ਨਾ ਰਹਿ ਗਈ 20. ਸਭ ਪਾਪਾਂ ਦਾ ਨਾਸ਼ ਕਰਨ 
ਵਾਲਾ 2।. ਹਾਰ ਕੇ ਚੱਲੋਗਾ, ਹਾਰ ਕੇ ਜਾਵੇਗਾ 22. ਕਾਲ ਜਾਂ ਮੌਤ ਦਾ ਡਰ ਦੂਰ ਹੁੰਦਾ ਹੈ 23. ਸਦਾ । 


ਸਿਮਰਨ 888 ` 


ਪ੍ਰਭ ਕੈ ਮਿਮਰਨਿ ਗਿਆਨੁ ਧਿਆਨੁ ਤਭੁ ਬੁਧਿ ॥ 
` ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ 
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ “ਦਰਗਹ ਮਾਨੀ ॥ 
ਪ੍ਰਭ ਕੇ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੇ ਸਿਮਰਨਿ ਸੁਵਲ ਫਲਾ ॥ 

ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥ 

ਪ੍ਰਭ ਕਾ ਸਿਮਰਨੁ ਸਭ ਤੇ ਉਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ।। 

ਪ੍ਰਭ ਕੈ ਸਿਮਰਨਿ ਤਿ੍‌ਿਸਨਾ ਬੁਝੇ ।। ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੇ ॥ 

ਪ੍ਰਭ ਕੈ ਸਿਮਰਨਿ ਨਾਹੀ ਜਮਤ੍ਰਾਸਾ । ਪ੍ਰਭ ਕੈ ਸਿਮਰਨਿ ਪੂਰਨ ਆਸਾ ॥ 
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਐਮ੍ਰਿਤ ਨਾਮੁ ਰਿਦ ਮਾਹਿ ਸਮਾਇ ।। 
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥ ਨਾਨਕ ਜਨ ਕਾ ਦਾਸਨਿ ਦਸਨਾ ॥ 

ਪ੍ਰਭ ਕਉ ਸਿਮਰਹਿ ਸੇ ਧਨਵੇਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੌਤੇ ॥ 

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ 
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ 
ਪ੍ਰਭ ਕਉ ਸਿਮਰਹਿ ਸੇ ਸੁਖ ਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ 
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੋਗੇ ਰਵਾਲਾ”' । 
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥ 

ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ।1 

ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥ ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੇ ॥ 
ਪ੍ਰਭ ਕਉ ਸਿਮਰਹਿ _ਤਿਨ ਆਤਮੁ ਜੀਤਾ ।। 

ਪ੍ਰਭ ਕਉ _ਸਿਮਰਹਿ ਤਿਨ ਨਿਰਮਲ ਰੀਤਾਂ” ॥ 

ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ 

ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥ 

ਸੇਤ ਕ੍ਰਿਪਾ ਤੇ ਅਨਦਿਨੁ ਜਾਗਿ ॥ ਨਾਨਕ ਸਿਮਰਨੁ ਪੂਰੇ ਭਾਗਿ ॥ 

ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ।। 

ਪ੍ਰਭ ਕੈ ਸਿਮਰਨਿ ਹਰਿਗੁਨ ਬਾਨੀ ॥ ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ 
ਪ੍ਰਭ ਕੈ ਸਿਮਰਨਿ ਨਿਹਚਲ ਆਸਣੁ ।। 

“ਪ੍ਰਭ ਕੈ ਸਿਮਰਨਿ ਕਮਲ _ਬਿਗਾਸਨੁ ।। 

%ਮਭ ਕੈ ਸਿਮਰਨਿ ਅਨਹਦ _ਝੁਨਕਾਰ ।। 


24. ਦਰਗਾਹ ਵਿੱਚ ਮਾਨ ਪ੍ਰਾਪਤ ਹ੍ਰੈਦਾ ਹੈ 23. ਧੂੜ 26. ਗੀਤੀ, ਰਹਿਣੀ 27. ਹਿਰਦੈ-ਕੌਵਲ 
ਖਿੜਦਾ ਹੈ 38, ਅਨਹਦ ਦੀ ਥੂਨੀ ਸੁਣਾਈ ਦਿੰਦੀ ਹੈ । 


226 ਗੁਰਮਤਿ ਸਿੱਧਾਂਤ 


ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ।। 

ਸਿਮਰਹਿ ਸੇ ਜਨ “ਜਿਨ ਕਉਂ ਪ੍ਰਭ ਮਇਆ ॥ 

ਨਾਨਕ ਤਿਨ ਜਨ ਸਰਨੀ ਪਇਆਂ ॥ 

ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ 

- ਹਰਿ ਸਿਮਰਨਿ ਲਗਿ ਬੋਦ ਉਪਾਏ ॥ 

ਹਰਿ ਸਿਮਰਨਿ ਭਏ ਸਿਧ ਜਤੀ ਦਾਤੇ।। ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥ 

ਹਰਿ ਸਿਮਰਨਿ ਧਾਰੀ ਸਭ ਧਰਨਾ ।। ਸਿਮਰਿ ਸਿਮਰਿ ਹਰਿ ਕਾਰਨ ਕਰਨਾ ।। 

ਹਰਿ ਸਿਮਰਨਿ ਕੀਓ ਸਗਲ ਅਕਾਰਾ ॥ 

ਹਰਿ ਸਿਮਰਨਿ ਮਹਿ ਆਪਿ ਨਿਰੋਕਾਰਾ ।। 

ਕਰਿ ਕਿਰਪਾ ਜਿਸੁ ਆਪਿ ਬੁਝਾਇਆ ।। 

ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥ (ਮ: 5-263) 
28. “ਆਨੀਲੇ ਕਾਗਦੁ ਕਾਂਟੀਲੋਂ ਗ੍ਰਡੀ ਆਕਾਸ ਮਧੇ ਭਰਮੀਅਲੇ । 

“ਪੰਚ ਜਨਾ ਸਿਉ ਬਾਤ ਬਤਉਆ ਚੀਤੁ ਸੁ ਡੋਰੀ ਰਾਖੀਅਲੇ ।। 

%(ਨੂ ਰਾਮਨਾਮਾ ਬੇਧੀਅਲੇ “ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥ 

“ਆਨੀਲੇ ਕੁੰਭ ਭਰਾਈ ਲੇ ਉਦਕ ਰਾਜ ਕੁਆਰਿ ਪੁਰੈਦਰੀਏ ।। 

ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ।! 

%ਦਿਰੁ ਏਕੁ ਦੁਆਰ ਦਸ ਜਾ ਕੇ ਗਉਂ ਚਰਾਵਨ ਛਾਡੀਅਲੇ ।। 

ਪਾਂਚ ਕੋਸ ਪਰ ਗਉ ਚਰਾਵਤ ਚੀੜ ਸੁ ਬਛਰਾ ਰਾਖੀਅਲੇ ॥ 

%ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ।। 

ਅੰਤਰਿ ਬਾਹਰਿ ਕਾਜ ਬਿਰੂਧੀ ਚੀਤ ਸੁ ਬਾਰਿਕ ਰਾਖੀਅਲੇ ।। ਨਾਮਦੇਵ,972) 


29. ਜਿਨ੍ਹਾਂ ਉੱਤੇ ਪ੍ਰਭੂ ਦੀ ਕਿਰਪਾ ਹੋਈ 30. ਰਠਾਗ਼ਜ਼ ਲਿਆ ਕੇ ਗੁੱਡੀ ਬਣਾਈ ਜੌ 
ਅਸਮਾਨਾਂ ਵਿੱਚ ਉੱਡਦੀ ਹੈ 31. ਜਿਵੇ ਗੁੱਡੀ ਉਡਾਉਣ ਵਾਲਾ ਯਾਰਾਂ-ਦੋਸਤਾਂ ਨਾਲ ਗੱਲ-ਬਾਤ 
ਕਰਦਾ ਹੈ ਪਰ ਧਿਆਨ ਗ੍ਰੱਡੀ ਵਿੱਚ ਰੱਖਦਾ ਹੈ, ਇਸੇ ਤਰ੍ਹਾਂ ਦੁਲਆਂ ਦਾ ਕੌਮ-ਕਾਜ ਕਰਦੇ ਹੋਏ 
ਧਿਆਨ ਪ੍ਰਭੂ ਦੇ ਸਿਮਰਨ ਵਿੱਚ ਰਹਿਣਾ ਚਾਹੀਦਾ ਹੈ 32. ਮਨ ਨੂੰ ਰਾਮਨਾਮ ਵਿੱਚ ਪਰੋ ਲੰ 
33. ਜਿਸ ਤਰ੍ਹਾਂ ਸੌਨੇਂ ਦੀ ਕਾਰਾਗਰੀ (ਕਨਿਕ-ਕਲਾ) ਸਮੰ' ਸੁਨਿਆਰੇ ਦਾ ਧਿਆਨ ਮਾਂਡੀ ਵਿੱਚ ਹੈਦਾ 
ਹੈ 34. ਜਿਸ ਤਰ੍ਹਾਂ ਰਾਜਕਮਾਰੀਆਂ (ਭਾਵ ਜੁਆਨ ਕੜੀਆਂ) ਪੁਰੀ (ਸ਼ਹਿਰ) ਅੰਦਰ ਪਾਣੀ ਦੀਆਂ 
ਮਟਕੀਆਂ ਭਰਦੀਆਂ ਹਨ । ਉਹ ਹਾਸਾ-ਮਖ਼ੱਲ ਕਰਦੀਆਂ ਢੱਲੀਆਂ ਆਉਂਦੀਆਂ ਹਨ, ਪਰ ਧਿਆਨ 
ਆਪੋ-ਆਪਣੀ ਮਟਕੀ ਵਿੱਚ ਰੱਖਦੀਆਂ ਹਨ 35. ਜਿਸ ਤਰ੍ਹਾਂ ਪੰਜਾਂ ਕੋਹਾਂ ਉੱਤੇ ਘਾਹ ਚਰਦੀ ਹੋਈ 
ਗਾਂ ਧਿਆਨ ਪਿੱਛੋ ਘਰ ਵਿੱਚ ਰਹਿ ਗਏ ਵੱਛੋ ਵਿੱਚ ਰੱਖਦੀ ਹੈ 36. ਜਿਸ ਤਰ੍ਹਾਂ ਮਾਤਾ ਘਰ-ਬਾਹਰ 
ਦੇ ਸਾਰੇ ਕੈਮ-ਕਾਜ ਕਰਦੀ ਹੋਈ ਧਿਆਨ ਬਾਲਕ ਵਿੱਚ ਰੱਖਦੀ ਹੈ, ਇਜੇ ਤਰ੍ਹਾਂ ਸਾਨੂੰ ਸੈਸਾਰ ਦੇ ਸਭ 
ਕਾਰ-ਵਿਹਾਰ ਕਰਦੇ ਹੋਏ ਧਿਮਾਨ ਸਚਾ ਪਤ3ੋਤਤ ਦੇ ਨਮ ਜਾਂ ਸਿ1ਤ₹ ਵਿੱਚ ਰੱਖਣਾ ਚ਼ਾਹੀਟਾ ਰੈ । 


ਧਿਆਨ 
ਧਿਆਨ ਸੈਸਕ੍ਰਿਤ ਦੇ 'ਧਯਾ' ਧਾਤ੍ਹ ਤੋ ਨਿਕਲਿਆ ਹੈ ਜਿਸ ਦੇ ਅਰਥ ਹਨ : 
ਕਿਸੇ ਦੇ ਸਰੂਪ ਨੂੰ ਧਾਰਨਾ, ਖ਼ਿਆਲ ਕਰਨਾ ਜਾਂ ਸੁਰਤਿ ਨੂੰ ਇੱਕ ਕੇਦਰ ਪੁਰ 
ਇਕੱਠਾ ਕਰਨਾ । ਸੈਤ-ਮਤ ਅਨੁਸਾਰ ਸੁਰਤਿ-ਸ਼ਬਦ-ਯੋਗ ਦੇ ਤਿੰਨ ਸਾਧਨ ਹਨ : 
ਸਿਮਰਨ, ਧਿਆਨ ਤੇ ਧ੍ਨਿ । ਸਿਮਰਨ ਦੁਆਰਾ ਰੂਹ ਨੂੰ ਜਗਤ ਅਤੇ ਸਰੀਰ ਵਿੱਚੋ” 
ਸਮੇਟਿਆ ਜਾਂਦਾ ਹੈ ਅਤੇ ਧਿਆਨ ਦੁਆਰਾ ਅੱਖਾਂ ਪਿੱਛੇ ਤੀਜੇ ਤਿਲ ਉਤੇ ਖੜਾ 
ਕੀਤਾ ਜਾਂਦਾ ਹੈ । ਆਤਮਾ ਦੀਆਂ ਦੋ ਤਾਕਤਾਂ ਹਨ : ਸੁਰਤਿ ਤੇ ਨਿਰਤ । ਸੁਰਤਿ 
ਅੰਦਰ ਸਿਮਰਨ ਕਰਨ ਅਤੇ ਸ਼ਬਦ ਸੁਣਨ ਦਾ ਕੋਮ ਕਰਦੀ ਹੈ ਅਤੇ ਨਿਰਤ ਅੰਦਰ 
ਵੇਖਣ ਜਾਂ ਧਿਆਨ ਧਰਨ ਦਾ ਕੈਮ ਕਰਦੀ ਹੈ । ਇਹੋ ਦੋਵੇ” ਸ਼ਕਤੀਆਂ ਹੀ ਅੰਦਰ 

ਰੂਹਾਨੀ ਸਫ਼ਰ ਵਿੱਚ ਸਹਾਇਤਾ ਦੇ'ਦੀਆ ਹਨ । 


'ਧਿਆਨ' ਨਾਮ ਦੀ ਕਮਾਈ ਦੀ ਜੁਗਤੀ ਦੀ ਦੂਜੀ ਪਉੜੀ ਹੈ । ਸਿਮਰਨ ਦੀ 
ਗੁੜ ਅਵੱਸਥਾ ਦਾ ਨਾਉ” ਹੀ ਧਿਆਨ ਹੈ । ਧਿਆਨ ਨਾਲ ਅੰਦਰ ਰੂਹਾਨ| 
ਨਜ਼ਾਰੇ, ਨੂਰ ਤੇ ਪ੍ਰਕਾਸ਼ ਪ੍ਰਗਟ ਹੁੰਦੇ ਹਨ । ਜੇ ਕਰ ਇਸ ਤਰ੍ਹਾਂ ਨਾਂ ਹੋਵੇ ਤਾਂ ਸਮਝੋ 
ਧਿਆਨ ਨਹੀ” ਬਣਿਆ । 


ਸਾਡੇ ਜੀਵਨ ਦਾ ਮਨੋਰਥ ਭਗਤੀ ਦੁਆਰਾ ਅਕਾਲਪੁਰਖ ਨੂੰ ਪਾਰੇਣਾ ਹੈ । 
ਇਸ ਲਈ ਸਾਰੇ ਧਿਆਨਾਂ ਵਿੱਚੋ ਕੇਵਲ ਉਸ ਅਕਾਲਪੁਰਖ ਦਾ ਧਿਆਨ ਹੀ 
ਸਰਵ-ਉੱਤਮ ਹੈ । ਪਰ ਉਸ ਨੂੰ ਅਸਾਂ ਕਦੇ ਵੇਖਿਆ ਨਹੀਂ, ਇਸ ਲਈ ਉਸ ਦਾ 
ਧਿਆਨ ਕਿਵੇ ਧਰਿਆ ਜਾਵੇ ? 'ਬਿਨੁ ਪੇਖੇ ਕਹੁ ਕੈਸੋ ਧਿਆਨੁ (ਮ.5,ਪ.1140)। 
ਜਿਸ ਪਵਿੱਤਰ ਹਿਰਦੇ ਅੰਦਰ ਉਹ ਅਕਾਲਪੁਰਖ ਪ੍ਰਤੱਖ ਹੋਵੇ, ਉਸ ਨੂੰ ਪੂਰਾ 
ਸਤਿਗੁਰੂ ਕਿਹਾ ਜਾਂਦਾ ਹੈ । ਉਹ ਹੀ ਦੇਹਿਧਾਰੀ ਸ਼ਬਦ ਹੈ । ਸਤਿਗੁਰੂ ਸ਼ਬਦ ਦੀ 
ਕਮਾਈ ਕਰ ਕੇ ਸ਼ਬਦ ਦਾ ਰੂਪ ਹੋ ਗਿਆ ਹੁੰਦਾ ਹੈ । ਅਜਿਹੀ ਹਸਤੀ ਹੀ ਸਾਡੇ 
ਧਿਆਨ ਧਰਨ ਦੇ ਯੋਗ ਹੋ ਸਕਦੀ ਹੈ । ਗੁਰਬਾਣੀ ਵਿੱਚ ਉਪਦੇਸ਼ ਹੈ ਕਿ ਸਤਿਗੁਰੂ 
ਦਾ ਧਿਆਨ ਹੀ ਅਕਾਲਪੁਰਖ ਦਾ ਧਿਆਨ ਹੈ । ਜਿਸ ਤਰ੍ਹਾਂ ਪਉੜੀਆਂ ਤੋਂ" ਬਿਨਾਂ 
ਕਿਲੇ ਉੱਪਰ ਨਹੀ” ਚੜ੍ਹ ਸਕਦੇ, ਇਸੇ ਤਰ੍ਹਾਂ ਗੁਰੂ ਦੇ ਧਿਆਨ ਬਾਝੋ“ ਅਸੀ 
ਹਰੀ ਤਕ ਨਹੀ" ਪੁੱਜ ਸਕਦੇ । ਜਿਸਦਾ ਕੋਈ ਧਿਆਨ ਧਾਰਦਾ ਹੈ, ਉਸੇ ਦਾ ਰੂਪ 
ਹੋ ਜਾਂਦਾ ਹੈ, ਇਸ ਲਈ ਕੋਈ ਜੜ ਜਾਂ ਅਪੂਰਨ ਵਸਤੂ ਧਿਆਨ ਦੇ ਕਾਬਲ ਨਹੀ' ਹੋ 
ਸਕਦੀ । ਸਤਿਗੁਰ ਪਰਮੇਸ਼ਰ ਵਿੱਚ ਸਮਾ ਕੇ ਪਰਮੇਸ਼ਰ ਵਾਂਗ ਮਹਾਂ-ਚੇਤਨ ਹੋ ਚੁੱਕਾ 
ਹੁੰਦਾ ਹੈ । ਜਿਉ'-ਜਿਉ' ਸਿੱਖ ਸਤਿਗੁਰੂ ਦੇ ਸਰੂਪ ਦਾ ਧਿਆਨ ਧਰਦਾ ਹੈ ਉਸਦੇ 


228 ਗ੍ਰਰਮਤਿ ਸਿੱਧਾਂਤ 


ਅੰਦਰ ਵੀ ਸਤਿਗੁਰੂ ਅਤੇ ਅਕਾਲਖੁਰਖ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ । 
ਸਤਿਗੁਰੂ ਦੀ ਲਿਵ ਸਦਾ ਅਕਾਲਪੁਰਖ .ਨਾਲ ਜੁੜੀ ਹੁੰਦੀ ਹੈ, ਇਸ ਲਈ ਸਤਿਗੁਰੂ 
ਦਾ ਧਿਆਨ ਕਰਨ ਵਾਲੇ ਦੀ ਲਿਵ ਵੀ ਅਕਾਲਪੁਰਖ ਨਾਲ ਜੁੜ ਜਾਂਦੀ ਹੈ । 
ਧਿਆਨ ਕਾਰਨ ਹੀ ਅਸੀ' ਜਗਤ ਵਿੱਚ ਬੱਝੇ ਹੋਏ ਹਾਂ ਅਤੇ ਧਿਆਨ ਹੀ 
ਸਾਨੂੰ ਪਰਮੇਸ਼ਰ ਨਾਲ ਮਿਲਾ ਸਕਦਾ ਹੈ । ਪੂਰਨ ਸਤਿਗੁਰੂ ਨੇ ਆਪਣੇ ਧਿਆਨ 
ਕਾਰਨ ਵਾਪਸ ਜਾ ਕੇ ਪਰਮੇਸ਼ਰ ਵਿੱਚ ਸਮਾਉਣਾ ਹੁੰਦਾ ਹੈ, ਇਸ ਲਈ ਅਸੀ` ਵੀ 
ਉਨ੍ਹਾਂ ਦੇ ਧਿਆਨ ਦੇ ਬੱਝੇ ਵਾਪਸ ਜਾ ਕੇ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਹਾਂ । 


1. ਸਚੋ ਸਚਾ ਆਥੀਐ ਸਚੇ ਸਚਾ ਥਾਨੁ ॥ 
ਜਿਨੀ ਸਚਾ ਮੌਨਿਆ ਤਿਨ ਮਨਿ ਸਚੁ ਧਿਆਨੁ ॥ (ਮ: 1--55) 
2. 'ਸਫਲ ਮੂਰਤਿ ਪਰਸਉ ਸੈਤਨ ਥੀ ਇਹੈ ਧਿਆਨਾ ਧਰਨਾ ॥ 
ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ।(ਮ:5,531) 
3. ਅੰਮਿ੍‌ਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ “ਅਘਾਵਨ ਪਾਂਨ ਕਉ ॥ 
“ਅਕਾਲ ਮੂਰਤਿ ਹੈ ਸਾਧ ਸੈਤਨ ਕੀ ਠਾਹਰ ਨੀਕੀ ਧਿਆਨ ਕਉ । (1208) 
4. ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ।। 
ਜੌ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੇ ਧਿਆਨ ।। (ਮ: 4--1313) 
5. ਸਤਿਪੁਰਖ ਅਕਾਲ “ਮੂਰਤ ਰਿਦੈ ਧਾਰਹੁ ਧਿਆਨੁ ॥। 
ਨਾਮੁ ਨਿਧਾਨ ਲਾਭੁ ਨਾਨਕ ਬਸਤੁ ਇਹ ਪਰਵਾਨੁ ॥ (ਮੰ: 5--1121) 
6. ਪ੍ਰਭ ਜੀਉ ਪੇਖਉ” ਦਰਸੁ ਤੁਮਾਰਾ ॥ 
ਸੁੰਦਰ ਧਿਆਨੁ ਧਾਰੁ ਦਿਨੁ ਰੇਨੀ ਜੀਅ ਪ੍ਰਾਨ ਤੇ ਪਿਆਰਾ ।। (ਮ: 5--532) 
7. ਮਨ ਮਹਿ ਸਤਿਗੁਰ ਧਿਆਨੁ ਧਰਾ ॥ 
ਦਿ੍‌ੜਿਓ ਗਿਆਨੁ ਮੰਤੁ ਹਰਿਨਾਮਾ ਪ੍ਰਭ ਜੀਉ ਮਇਆ ਕਰਾ ।। (ਮ: 5,701) 
8, ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ 'ਅਨਦਿਨੋ ॥ 
ਚਰਣ ਕਮਲ ਧਿਆਨੁ ਹਿਰਦੇ ਪ੍ਰਭ ਬਿਸਰੁ ਨਾਹੀ ਇਕੁ ਖਿਨੋ ।(ਮ: 5--459) 
9. “ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ।। 
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁੱਖਿ ਅਕਥ ਕਹਾਨੀ ॥ 
ਰ (ਮੰ: 1--879) 
1. ਦੇਹਿ ਸਰ੍ਹਪ ਸਤਿਗੁਰੂ ਦਾ ਧਿਆਨ ਧਰਨਾ ਹੀ ਫਲ-ਦਾਇਕ ਹੈ 3. ਇਸ ਨੂੰ ਪੀਣ ਨਾਲ ਰੱਜ 
ਜਾਈਦਾ ਹੈ, ਤਿ੍‌ਪਤ ਹੋ ਜਾਈਦਾ ਹੈ 3. ਧਿਆਂਨ ਜਮਾਉਣ ਲਈ, ਖ਼ਿਆਲ ਨੂੰ ਖੜਾ ਕਰਨ ਲਈ ਪੂਰਨ 
ਸੰਤਾਂ ਦਾ ਦੋਹਿ-ਸਰੂਪ ਉੱਤਮ ਹੈ 5.. ਦੇਖਾਂ, ਦਰਸ਼ਨ ਕਰ£ 6. ਹਮੇਸ਼ਾ 7. ਆਤਮਾ ਵਿੱਚ ਪਰਮਾਤਮਾ 
ਹੈ, ਪਰਮਾਤਮਾ ਵਿੱਚ ਆਤਮਾ ਹੈ । 


ਧਿਆਨ - $$9 . 


10. 


11. 


12 


13 


12. 


ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੂਝੈ ॥ 
ਸਰਨਿ ਦੇਵ ਅਪਾਰ ਨਾਨਕ ਬਹੁਰਿ “ਜਮੁ ਨਹੀ ਲੁਝੇ ॥ , (ਮ: 5--1123) 


`ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ।1 


ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥ (ਮ:1,1126) 
ਹਿਰਦੇ ਨਾਮੁ ਸਰਬ ਧਨੁ ਧਾਰਣ ਗੁਰ ਪਰਸਾਦੀ ਪਾਈਐ ॥ ਹ 
ਅਮਰ ਪਦਾਰਥ ਤੇ ਕਿਰਤਾਰਥ9 ਸਹਜ਼ ਧਿਆਨ ਲਿਵ ਲਾਈਐ ॥ (1137) 
ਸਾਧਿਕ ਸਿਧ ਸਗਲ ਮੁਨਿ ਲੌਚਹਿ ਬਿਰਲੇ ਲਾਗੇ ਧਿਆਨੁ ॥ 
ਜਿਸਹਿ ਕ੍ਰਿਪਾਲ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥ (ਮ: 5--1326) 
ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥ ! 
ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥ 

(ਮੰ: 3--1259) 


15. ਪ੍ਰੀਤਮ ਸਾਚਾ ਨਾਮੁ ਧਿਆਇ ॥ 


106. 


20. 


21. 


22. 


ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥ (1268) 
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨ ॥ 
ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੇ ਧਿਆਨੁ ॥ (ਮ: &--1313) 


. ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨ ਮਨ ਏਕ ਮਏ ॥ 


ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤਿਪਤਿ ਅਘਾਨੇ ਮੁਕਤਿ ਭਏ ॥ 


(ਧੰਨਾ ਜੀ, 487) 

. ਐਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨ ਨ ਲਾਗੇ ॥ 

ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੇ ਦੁਖੁ ਆਗੇ ॥ (ਮ: 3--851) 
. “ਗੁਰ ਮੂਰਤਿ ਸਿਉ ਲਾਇ ਧਿਆਨੁ ॥ 

ਈਹਾ ਉਹਾ ਪਾਵਹਿ ਮਾਨੁ ॥ (ਮ: 5--193) 

ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥ 

ਸਗਲ ਤੀਰਥ ਮਜਨ ਇਸਨਾਨੁ ॥ (ਮ: 5--195) 

ਗਰਬ ਗਤੇ ਸੁਖ ਆਤਮ ਧਿਆਨਾ ॥ 

ਜੋਤਿ ਭਈ ਜੋਤੀ ਮਾਹਿ ਸਮਾਨਾ ॥ (ਮ: 1--221) 

ਸਤ ਸੈਤੋਖ ਕਾ ਧੰਰਹੁ ਧਿਆਨ ।। 

ਕਥਨੀ ਕਥੀਐ ਬ੍ਰਹਮ ਗਿਆਨ ॥ (ਕਬੀਰ, 344) 


8_ ਜਮ ਨਾਲ ਵਾਹ ਜਾਂ ਖਹਿੜਾ ਨਹੀਂ ਪੈਂਦਾ 9. ਸਫ਼ਲ 10. ਜੌ ਸਤਿਗੁਰੂ ਦੇ ਸਰੂਪ ਦਾ 
ਧਿਆਨ ਕਰਦਾ ਹੈ, ਉਹ ਲੌਕ-ਪਰਲੌਕ ਦੌਹਾਂ ਵਿਚ ਮਾਨ ਪਾਉ'ਦਾ ਹੈ । 


230 


23. ਬੇਧਨ ਤੇਰੇ ਸਹਜਿ ਧਿਆਨੁ ॥ 
ਛੂਟੇ ਗੁਰਮੁਖਿ ਹਰਿਗੁਰ ਗਿਆਨੁ ॥ 
24. ਰਾਸਿ ਦੀਈ ਹਰਿ ਏਕੋ ਨਾਮੁ ॥ 
ਮਨ ਕਾ ਇਸਟੁ ਗੁਰ ਸੋਗਿ ਧਿਆਨੁ ॥ 
25. ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ 
_ ਗੁਰ ਕੈ ਸਬਦਿ ਮੰਤ੍ਰ ਮਨੂ ਮਾਨ ॥ 
26. “ਬਿਠੁ ਗੁਰ ਦੀਖਿਆ ਕੈਸੇ ਗਿਆਨੁ ॥ 
ਬਿਨੁ ਪੇਖੋਂ ਕਹੁ ਕੈਸੋ ਧਿਆਨ ॥। 
27. ਗੁਰ ਕਾ ਸਬਦੁ ਮੇਰੇ ਅੰਤਰਿ ਧਿਆਨੁ ।। 
ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥ 
28. ਨਿਜ ਪਦ ਉਪਰਿ ਲਾਗੋ ਧਿਆਨੁ ॥ 
ਰਾਜਾ ਰਾਮ ਨਾਮੁ ਮਰਾ ਬ੍ਰਹਮ ਗਿਆਨੁ ॥ 
29. ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥ 
ਜੋ ਇਛੇ ਸੋਈ ਫਲ ਪਾਏ ॥ 


ਗੁਰਮਤਿ ਸਿੱਧਾਂਤ 


(ਮੱ: 1--416) 
(ਮ: 5--863) 
(ਮ: 3--864) 
(ਮ: 5--1140) 
(ਮ: 3--1154) 
(ਕਬੀਰ, 1159) 


(ਮ: 1-661) 


30. ਜਿਸ ਨੇ “ਹਰਿ ਸੁਪ੍ਰਸੈਠ ਹੋਇ ਸੋ ਹਰਿ ਗੁਣਾ ਰਵੇ ਸੋ ਭਗਤ ਸੋ ਪਰਵਾਨੁ ॥ 


ਤਿਸ ਕੀ ਮਹਿਮਾ ਕਿਆ ਵਰਨੀਐ” 


ਜਿਸ ਕੇ ਹਿਰਦੈ ਵਸਿਆ ਹਰਿ ਪੁਰਖੁ ਭਗਵਾਨ ॥ 


ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨ ॥ 


(ਮ: 4--734) 


11. ਬਿਨਾ ਸਤਿਗੁਰੂ ਤੋਂ ਗੁਰਮੰਤਰ ਲੈਣ ਦੇ ਗਿਆਨ (ਪ੍ਰਭ) ਪ੍ਰਾਪਤੀ ਦਾ ਪ੍ਰਸ਼ਨ ਹੀ ਉਤਪੰਨ 
ਨਹੀਂ” ਹੁੰਦਾ 13. ਜਿਸ ਉੱਤੇ ਉਹ ਹਰੀ ਪ੍ਰਸੰਨ ਹੁੰਦਾ ਹੈ, ਉਹੀ ਹਰੀ ਦੇ ਗੁਣਾਂ ਵਿੱਚ ਲੱਗਦਾ ਹੈ 


13. ਕੀ ਬਿਆਨ ਕਰੀਏ $ ਭਾਵ. ਬਿਆਨ ਨਹੀ ਹੋ ਸਕਦੀ । 


ਸਹਿਜ਼-ਜੋਗ 

ਜੋਗ (ਯੋਗ) ਦੇ ਅਰਥ ਜੋੜਨ ਜਾਂ ਮਿਲਾਉਣ ਦੇ ਅਤੇ 'ਸਹਿਜ' ਦੇ ਅਰਥ 
ਸੁਖੈਣ ਅਤੇ ਸ੍ਰਭਾਵਿਕ ਦੇ ਹਨ । ਪਰਮੇਸ਼ਰ ਨਾਲ ਮਿਲਾਉਣ ਵਾਲੀ ਸੁਖੋਣ, ਸੁਭਾਵਿਕ 
ਵਿਧੀ ਨੂੰ ਸਹਿਜ-ਯੋਗ ਕਹਿੰਦੇ ਹਨ । 

ਆਤਮਾ ਨੂੰ ਪਰਮਾਤਮਾ ਨਾਲ ਜੋੜਨ ਲੂਈ ਅਪਣਾਏ ਜਾਂਦੇ ਸਭ ਸਾਧਨਾਂ 
ਨੂੰ ਯੋਗ ਕਿਹਾ ਜਾਂਦਾ ਹੈ, ਪਰੋਤੂ ਸਾਰੇ ਸਾਧਨ ਨਾ ਸੁਖਾਲੇ ਹਨ, ਨਾ ਕੁਦਰਤੀ 
ਅਤੇ ਨਾ ਸਾਰੇ ਸਾਧਨ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦੇ ਸਮਰੱਥ ਹੀ ਹਨ । 
ਹਠ-ਯੋਗ, ਪ੍ਰਾਣਾਯਾਮ, ਕਰਮ-ਕਾਂਡ ਅਤੇ ਗਿਆਨ-ਮਾਰਗ ਆਦਿ ਅਨੇਕ ਸਾਧਨ 
ਕਠਿਨ, ਗ਼ੈਰ-ਕੁਦਰਤੀ ਤੋਂ ਅਧੂਰੇ ਹਨ । 

ਗੁਰਮਤਿ ਸੁਰਤ-ਸ਼ਬਦ-ਯੋਗ ਰੂਪੀ ਸਹਿਜ-ਯੋਗ ਨੂੰ ਧਾਰਨ ਕਰਨ ਦੀ ਪ੍ਰੇਰਨਾ 
ਦੇਂਦੀ ਹੈ । ਕਲਜੁਗ ਵਿੱਚ ਤਾਂ ਵਿਸ਼ੇਸ਼ ਕਰ ਸਹਿਜ-ਯੋਗ ਤੋ` ਬਿਨਾਂ ਪਰਮੇਸ਼ਰ 
ਪਰਾਪਤੀ ਦਾ ਕੋਈ ਦੂਜਾ ਢੇਗ ਹੀ ਨਹੀ । ਇਹ ਹਰ ਤਰ੍ਹਾਂ ਦੇ ਬਾਹਰਮੁਖੀ, 
ਅਸੁਭਾਵਿਕ ਅਤੇ ਇਨਸਾਨ ਦੇ ਆਪਣੇ ਬਣਾਏ ਹੋਏ ਸਾਧਨਾਂ ਤੋਂ ਉਪਰ, ਸ੍ਰੋਸ਼ਠ ਤੇ 
ਲਾਭਕਾਰੀ ਹੈ । ਇਹ ਸਰਬ-ਸਾਂਝਾ, ਅੰਤਰਮੁਖੀ, ਸੁਖਾਲਾ ਅਤੇ ਕੁਦਰਤੀ ਸਾਧਨ ਹੈ । 

ਇਸ ਦੇ ਤਿੰਨ ਅੰਗ ਹਨ : ਸਿਮਰਨ, ਧਿਆਨ ਅਤੇ ਸ਼ਬਦ । ਸਿਮਰਨ ਦੀ 
ਸਹਾਇਤਾ ਨਾਲ ਸਰੀਰ ਦੇ ਰੋਮ-ਰੋਮ ਵਿੱਚ ਰਮੀ ਹੋਈ ਆਤਮਾ ਨੂੰ ਨੰ” ਦੁਆਰਿਆਂ 
'ਚੋਂ ਕੱਢ ਕੇ ਤੀਸਰੇ ਤਿਲ ਉੱਤੇ ਇਕਾਗਰ ਕੀਤਾ ਜਾਂਦਾ ਹੈ, ਸਤਿਗੁਰੂ ਦੇ ਸਰੂਪ 
ਦੇ ਧਿਆਨ ਨਾਲ ਇਸ ਨੂੰ ਤੀਸਰੇ ਤਿਲ ਉੱਤੇ ਖੜਾ ਕੀਤਾ ਜਾਦਾ ਹੈ, ਜਿੱਥੇ ਪਹੈਚ 
ਕੇ ਇਹ ਆਪਣੇ ਆਪ ਅਨਹੱਦ ਸ਼ਬਦ ਦੀ ਧੁਨੀ ਨਾਲ ਜੁੜ ਜਾਂਦੀ ਹੈ । ਸ਼ਬਦ- 
ਧੁਨ ਦੇ ਆਸਰੇ ਇਹ ਮਨ-ਮਾਇਆ ਦੇ ਮੰਡਲਾਂ ਨੂੰ ਪਾਰ ਕਰਦੀ ਹੋਈ ਸੱਚਖੰਡ 
ਪਹੁੰਚ ਕੇ ਪਰਮੇਸ਼ਰ ਨਾਲ ਮਿਲਾਪ ਕਰ ਲੈ”ਦੀ ਹੈ। ਇਸ ਤਰ੍ਹਾਂ ਜੀਵ ਨੂੰ ਜੀ'ਦੇ- 
ਜੀਅ ਸੱਚੀ ਮੁਕਤੀ ਜਾਂ ਜੀਵਨ-ਮੁਕਤ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ । ਇਸ 
ਜੋਗ ਵਿੱਚ ਸਫਲਤਾ ਪ੍ਰਾਪੜ੍ਹ ਕਰਨ ਵਾਲਾ ਜੀਵ ਹੀ ਸੱਚਾ ਜੋਗੀ ਅਖਵਾਉਣ ਦਾ 
ਹੱਕਦਾਰ ਹੈ । ਇਹ ਜੋਗ ਮਨ, ਮਾਇਆ, ਪੰਜਾਂ ਵਿਕਾਰਾਂ, ਆਵਾਗੌਣ ਦੇ ਬੈਧਨਾਂ, 
ਹਰ ਤਰ੍ਹਾਂ ਦੇ ਸੇਸੇ, ਭੈ-ਭਰਮ ਦੂਰ ਕਰ ਕੇ ਜੀਵ ਨੂੰ ਸਹਿਜ ਦੀ ਅਡੌਲ ਅਵੱਸਥਾ 
ਪ੍ਰਦਾਨ ਕਰਦਾ ਹੈ । ਇਸ ਜੋਗ ਦੇ ਆਸਰੇ ਜੀਵ ਸਮਦਰਸ਼ੀ ਹੋ ਜਾਂਦਾ ਹੈ, ਘਟ- 
ਘਟ ਵਿੱਚ ਇੱਕੋ ਅਕਾਲਪੁਰਖ ਦੇ ਦਰਸ਼ਨ ਕਰਦਾ ਹੈ ਅਤੇ ਸਦੀਵੀ ਖੇੜੇ ਵਾਲੀ 
ਨਿਹਚਲ ਅਵੱਸਥਾ ਵਿੱਚ ਪਹੁੰਚ ਜਾਂਦਾ ਹੈ । 


2 32 


| 


10, 


11. 


ਸਹਿਜ-ਜੋਗ 


_ ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥ 


ਮਿਤ ਸਤ ਸਭ ਏਕ ਸਮਾਨੇ ਜੌਗ ਜੁਗਤਿ ਨੀਸਾਨੀ ॥ _(ਮ: 5--496) 


_ ਗੁਰ ਕਾ ਸਬਦੁ ਮਨੈ ਮਹਿ ਮੁਰੰਦਾ 'ਖਿੰਥਾ ਖਿਮਾ ਹਢਾਵਉ ॥ 


ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ 1।(ਮ:1,359) 


_ “ਪੰਚ ਚੇਲੇਂ ਮਿਲਿ ਭਏ ਇਕਤ੍ਾ ਏਕਸੁ ਕੇ ਵਸਿ ਕੀਏ ॥ 


“ਦਸ ਬੇਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥ (ਮ:5--208) 
ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ । 
ਸਹਸਾ ਤ੍ਰਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥ __(ਮ: 5-908) 


. ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੂਰਤਿ ਮਿਲਾਈ ।। 


ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥ _ (970) 


, 'ਮਨੁ ਪਵਨੁ ਦੁਇ ਤ੍ਰੇਬਾ ਕਰੀਹੈ ਜੁਗ ਜੁਗ ਸਾਰਦ” ਸਾਂਜੀ ॥ 


“ਥਿਰੁ ਭਈ ਤਤੀ ਤ੍ਰਟਸਿ ਨਾਹੀ “ਅਨਹਦ ਕਿੰਗੂਰੀ ਬਾਜੀ ।(ਕਬੀਰ, 834) 


. ਸੌ ਜੋਗੀ ਗੁਰ ਸਬਦੁ ਪਛਾਣੈ “ ਐਤਰਿ ਕਮਲੁ ਪ੍ਰਗਾਸੁ ਥੀਆ ॥ 


ਜੀਵਤੁ ਮਰੇ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ।। (ਮ:1,940) 


_ ਜੋਗੇ ਕਾ ਮਾਰਗੁ ਬਿਖਮੁ” ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥ 


ਅੰਤਰਿ ਬਾਹਰਿ ਏਕੋ ਵੇਖੋ ਵਿਚਹੁ ਭਰਮੁ ਚੁਕਾਏ ॥ (ਮੰ: 3--909) 


. ਮਨਸਾ ਮਾਰਿ ਮਨੋ ਮਹਿ ਰਾਖੈ ਸਤਿਗ੍ਰ ਸਬਦਿ ਵੀਚਾਰੀ ।। 


ਸਿੰਡੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ।! (ਮ: 1--907) 
“ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ'“ ॥ 
ਰਹੈ ਗਗਨਪੁਰਿ” “'ਦਿ੍‌ਸਟਿ ਸਮੈਸਰਿ ਅਨਹਤ ਸਬਦਿ ਰੋਗੀਣਾ ।। (907) 


ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੋਚ ਮਿਲੋ ਗੁਰ ਭਾਈ ॥ 
ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥ (879) 


1. ਸਤਿਗੁਰੂ ਦੇ ਸ਼ਬਦ ਦੀਆਂ ਮੰਦਰਾਂ (ਵਾਲੇ) ਮਨ ਵਿੱਚ ਪ੍ਰਾਵੇ; ਭਾਵ ਮਨ ਨੂੰ ਸ਼ਬਦ ਵਿੱਚ 


ਲੀਨ ਕਰੇ 2. ਗੌਦੜੀ 3. ਖ਼ਜ਼ਾਨਾ ੪. ਪੰਜ ਗਿਆਨ ਇੰਦਰੀਆਂ ਇੱਕ (ਆਤਮਾ) ਦੇ ਅਧੀਨ ਹੋ 
ਗਈਆਂ ਹਨ $. ਦਸ ਇੰਦਰੀਆਂ ਵਿਸ਼ਿਆਂ ਤੋਂ ਉਪਰਾਮ (ਵੈਰਾਗੀ) ਹੋ ਗਈਆਂ ਹਨ ਅਤੇ ਆਤਮਾ 
ਦੇ ਹੁਕਮ ਵਿੱਚ ਚੱਲਦੀਆਂ ਹਨ 6. ਬੁੱਧੀ ਦੀ ਭਿਬ੍ਹਤੀ ਅਤੇ ਸ਼ਬਦ ਧਨ ਦੀ ਸਿੰਡੀ 7. ਮਨ ਅਤ 
ਪ੍ਰਾਣ ਦੌਵੇ' ਤ੍ਰੰਥੇ ਹਨ 8. ਤ੍ਰੰਥਿਆਂ ਨੂੰ ਜੌੜਨ ਵਾਲੀ ਡੈਡੀ 9. ਸੁਰਤਿ ਰੂਪੀ ਤਾਰ ਥਿਰ ਹੋ ਗਈ 0 
10. ਅਨਹਦ ਦੀ ਕਿੰਗਰੀ (ਵੀਣਾ) ਵੱਜ ਰਹੀ ਹੈ 11, ਅੰਦਰ ਹਿਰਦੇ ਕੰਵਲ ਖਿੜ ਗਿਆ 
12. ਬਿਖੜਾ, ਔਖਾ 18. ਦਿਨ-ਰਾਤ 14. ਪਤੀਜ ਜਾਣਾ; ਮੰਨ ਜਾਣਾ 15. ਦਸਮ-ਦੁਆਰ ਵਿੱਚ 
16. ਸਮਦਰਸ਼ੀ ਬਣ ਜਾਣਾ । 


ਸਹਿਜ-ਜਗ ਤਹੀ ਰੈ 








12. ਦੀਪਕ ਤੇ ਦੀਪਕੁ ਪਰਗਾਸਿਆ “ਤ੍ਰਿਭਵਣ ਜੋਤਿ ਦਿਖਾਈ ॥ 
_ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥ _ (ਮ: 1--907) 


13. “ਤਹ ਭਇਆ ਪ੍ਰਗਾਸੁ ਮਿਟਿਆ ਅਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ 

“ਅਦਿਸਟੁ ਅਗੋਚਰੁ ਅਲਖੁ ਨਿਰਜਨੁ ਸੋ ਦੇਖਿਆ ਗੁਰਮੁਖਿ ਆਖੀ । (87) 
14. ਨਿਰਮਲ ਜੌਤਿ ਨਿਰੰਜਨੁ ਪਾਇਆ ਗੁਰਮੁਖਿ ਭਮੁ ਭਉ ਭਾਗੀ ।! 

ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ । _(590) 
15. ਪ੍ਰਗਟੀ ਜੋਤਿ ਜੋਤਿ ਮਹਿ ਜਾਤਾ”' ਮਨਮੁਖਿ ਭਰਮਿ ਭੁਲਾਣੀ ॥ 

ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ।(ਮ:1--1111) 


16. “ਦਹਦਿਸ “ਛਤ੍੍‌ ਮੇਘ ਘਟਾ ਘਟ “ਦਾਮਨਿ ਚਮਕਿ ਡਰਾਇਓ ।। 
ਸੇਜ ਇਕੇਲੀ ਨੀਦ ਨਹੁ ਨੌਨਹ ਪਿਰੁ ਪਰਦੇਸਿ ਸਿਧਾਇਓ ।। 
ਹੁਣਿ ਨਹੀ “ਸੈਦੇਸਰੋ ਮਾਇਓ ॥ 
ਏਕ ਕੋਸਰੋ ਸਿਧਿ ਕਰਤ ਲਾਲ ਤਬ ਚਤੁਰ ਪਾਤਰੋ ਆਇਓ ।। 
ਕਿਉ ਬਿਸਰੇ ਇਹੁ ਲਾਲੁ ਪਿਆਰੋਂ ` ਸਰਬ ਗੁਣਾ ਸੁਖਦਾਇਓ ।((ਮ: 5,624) 


੧੦ ਲਿੰ, ੯੧ ਲੈਕ 


17. “ਓਅਕਾਰਿ ਏਕ ਧੁਨਿ ਏਕੇ ਏਕੇ ਰਾਗ੍ਰ ਅਲਾਪੇ ।। 
ਏਕਾ ਦੇਸੀ ਏਕੁ ਦਿਖਾਵੇ ਏਕੋ ਰਹਿਆ ਬਿਆਪੇ । (ਮ: 5--885) 


18. ਐਸੇ ਰੇ ਮਨ ਪਾਇ ਕੇ “ਆਪੁ ਗਵਾਇ ਕੇ ਕਰਿ ਸਾਧਨ ਸਿਉ ਸੇਗੂ ॥ 
“ਬਾਜੇ ਬਜਹਿ ਮ੍ਰਿਦੋਗ ਅਨਾਹਦ ਕੌਕਿਲ ਰੀ ਰਾਮਨਾਮੁ ਬੋਲੈ 
“ਮਧੁਰ ਬੇਨ ਅਤਿ ”ਸੂਹੀਆ ।। (ਮ: 5--1272) 


19. “ਉਪਰਿ ਕੂਪੁ ਗਗਨ ਪਨਿਹਾਰੀ ਅਮਿਤ ਪੀਵਣਹਾਰਾ ॥ 
ਜਿਸ ਕੀ ਰਚਨਾ ਸੋ ਬਿਧਿ ਜਾਣੇ ਗੁਰਮੁਖਿ ਗਿਆਨੁ ਵੀਚਾਰਾ ।। (ਮ:1,1331) 


17. ਤਿਨਾਂ ਭਵਨਾਂ ਦੀ ਜੋਤਿ--ਉਸ ਪ੍ਰਭੂ--ਦੇ ਦਰਸ਼ਨ ਹੋਏ, ਅਤੇ ਤਿੰਨਾਂ ਭਵਨਾਂ 
ਵਿੱਚ ਉਸ ਪ੍ਰਭੂ ਦੀ ਜੋਤਿ ਦੇ ਦਰਸਨ ਹੋਏ 18. ਸੂਰਜ ਦੇ ਰਾਤ ਨੂੰ ਖਿੱਚ ਲੈਣ (ਕਿਰਾਖੀ) ਨਾਲ 
ਹਨੇਰੇ ਦੀ ਥਾਂ ਪ੍ਰਕਾਸ਼ ਹੋ ਜਾਂਦਾ ਹੈ 19. ਉੱਸ ਅਦ੍ਰਿਸ਼ਟ, ਅਗਮ, ਅਲਖ, ਮਾਇਆ ਤੋਂ ਨਿਰਲੇਪ ਪ੍ਰਭੂ 
ਨੂੰ ਸਤਿਗੁਰੂ ਨੰ (ਅੰਦਰਲੀ) ਅੱਖ ਨਾਲ ਦੌਖਿਆ ਹੈ 20. ਜਾਣਿਆ, ਪਛਾਣਿਆ 21. ਦਸ ਦਿਸ਼ਾਵਾਂ 
ਵਿੱਚ, ਭਾਵ ਹਰ ਪਾਸੇ 22- ਘਨਘੋਰ ਘਟਾਵਾਂ ਛਾਈਆਂ ਹੋਈਆਂ ਹਨ 23. ਬਿਜਲੀ ਚਮਕ ਕੇ ਡੇਰਾ 
ਰਹੀ ਹੈ 322. ਡਰ 25. ਸਾਰੇ ਗੁਣਾ ਵਾਲਾ ਅਤੇ ਸੁਖ ਦੇਣ ਵਾਲ਼ਾ 36. ਓਐਕਾਰ ਦੀ ਸ਼ਬਦ ਧੁਨ 
27. ਹਉਮੈ ਦੂਰ ਕਰ ਕੇ 28. ਰੂਹਾਨੀ ਮੰਡਲਾਂ ਦੀਆਂ ਮਧੁਰ ਸ਼ਬਦ-ਧੁਨਾਂ ਵਲ ਸੰਕੈਤ ਕਰ ਰਹੇ 


ਹਨ 29. ਮ੍ਰਿੰਠੀਆਂ 30. ਸ਼ੈਦਰ, ਸੁਹਾਣੀਆਂ 31. ਉੱਪਰ ਦੁਸ਼ਮ-ਦੁਆਰ ਵਿੱਚ ਸ਼ਥਦ ਰੂਪੀ ਅੰਮ੍ਰਿਤ 
ਦਾ ਖੂਹ ਭਰਿਆ ਹੋਇਆ ਹੈ, ਜਿਸ ਨੂੰ ਨਿਰਮਲ ਆਤਮਾ ਹੀ ਪੀ ਸਕਦੀ ਹੈ । 


234 ਰ ਗੁਰਮਤਿ ਸਿੱਧਾਤ 


#ਪਰਸਰੀ ਕਿਰਣਿ ਰਸਿ ਕਮਲ ਬਿਗਾਸੇਂ "ਸਸਿ ਘਰਿ ਸੂਰੁ ਸਮਾਇਆ ।1 

#ਕਾਲੁ ਬਿਧੁੰਸਿ` ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥ (1331) 
20 ਸੋਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੇ ਆਇ ॥ 

ਦਸਵੇ ਦੁਆਰਿ ਰਹਤ ਕਰੇ ਤ੍ਿਭਵਣ ਸੋਝੀ ਪਾਇ ।। (ਮ: 3--490) 
21. #ਵਿਣ ਵਜਾਈ ਕਿੰਗੂਰੀ ਵਾਜੈ ਜੋਗੀ ਸਾ ਕਿੰਗਰੀ ਵਜਾਇ । 

ਕਹੈ ਨਾਨਕੁ ਮੁਕਤਿ ਰੋਵਹਿ ਜੋਗੀ ਸਾਚੇ ਰਹਹਿ ਸਮਾਇ 1! (ਮੰ: 3--909) 
22. ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥ 

ਰਾਰੇ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ।। 

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥। 

ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੇ ਵਿਚਾਰਾ । (ਮ: 1--351) 
23. “ਧਾਵਤੁ ਥਮਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ 

#ਤਿਬਥੇ ਅਮ੍ਰਿਤ ਭੌਜਨੁ ਸਹਜ ਧੁਨਿ ਉਪਜੈ 

ਜਿਤੁ ਸਬਦਿ ਜਗਤੁ ਥਮਿ੍‌ ਰਹਾਇਆ ॥ (ਮ: 3-440) 
25. ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ “ਘਾਟੀ ॥ 

“ਉਪਰਿ ਹਾਣੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥ _(ਬੇਣੀ, 1974) 
25. ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ ॥ 

ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਐਮ੍ਤਿ ਹਰਿ ਸਰਿ ਨਾਤਾ ॥ 984 
26. ਐਤਰਿ ਸੁੰਨੇ ਬਾਹਰਿ ਸੁੰਨ ਤ੍ਭਵਣ ਸੁੰਨ । 

“ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ । __(ਮ: 1-943) 
27. “ਬੇਣੁ ਰਸਾਲੁ ਵਜਾਵੈ ਸੋਈ ।। ਜਾ ਕੀ ਤ੍ਿਭਵਣ ਸੋਝੀ ਹੋਈ ॥ 

ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥ 

(ਮ: 1--1039) 

32. ਸ਼ਬਦ ਦੀ ਕਿਰਣ (ਧੁਨੀ) ਪੈਣ ਨਾਲ ਹਿਰਦੇ ਕੰਵਲ ਖਿੜ ਗਿਆ 33. ਚੰਦਰਮਾ ਦੇ ਘਰ 
ਸੂਰਜ ਸਮਾ ਗਿਆ--ਅੰਦਰਲੀ ਇਕ ਵਿਸ਼ੇਸ਼ ਰੂਹਾਨੀ ਅਵੱਸਥਾ ਵਲ ਸੰਕੇਤ ਕਰ ਰਹੇ ਹਨ 
34. ਸਤਿਗੁਰੂ ਦੀ ਕਿਰਪਾ ਨਾਲ ਕਾਲ ਅਤੇ ਮਨ ਨੂੰ ਮਾਰ ਕੇ ਪ੍ਰਭੂ ਫੀ ਪ੍ਰਾਪਤੀ ਹੋਈ 35. ਅਸਲ 
ਮੁਕਤੀ ਇਹ ਹੈ ਕਿ ਮਨ ਜਿੱਭਿਆ ਜਾਵੇ ਅਤੇ ਦੁਬਾਰਾ ਮਾਇਆ ਦਾ ਅਸਰ ਨਾ ਹੋਵੇ 36. ਅਨਹਦ 
ਸ਼ਬਦ ਦੀ ਬਿਨਾ ਵਜਾਏ ਵੱਜ ਰਹੀ ਕਿੰਗਰੀ 37. ਸਤਿਗੁਰੂ ਦੀ ਕਿਰਪਾ ਨ੍ਰਾਲ ਚੋਚਲ ਮਨ ਨਿਹਚਲ 
ਹੋ ਗਿਆ ਅਤੇ ਸੁਰਤਿ ਦਸਵੇਂ“ ਦੁਆਰ ਵਿੱਚ ਪਹ੍ੌਚ ਗਈ 38. ਓਥੇ ਸ਼ਬਦ ਦੀ ਸਹਿਜ ਧੁਨ, ਜਿਸ ਦੇ 
ਆਸਰੇ ਸਾਰਾ ਜਗਤ ਖੜਾ ਹੈ, ਦਾ ਅੰਮ੍ਰਿਤ ਪ੍ਰਾਪਤ ਹੋਇਆ 39. ਨਿਵਾਸ-ਸਥਾਨ 40. ਸਰੀਰ ਰੂਪੀ 
ਹੱਟੀ ਵਿੱਚ ਦਸਮ-ਦੁਆਰ ਰੂਪੀ ਆਲਾ ਹੈ, ਜਿਸ ਵਿੱਚ ਬ੍ਰਹਮ ਜੌਤਿ ਦਾ ਪ੍ਰਕਾਸ਼ ਹੈ “1. ਨਿਕਲ ਗਈ 


42. ਚੌਥਾ-ਪਦ, ਸੱਚ-ਖੰਡ 43. ਜੌ ਸ਼ਬਦ ਦੀ ਰਸ ਭਰੀ ਵੀਣਾ ਵਜਾਊਂ'ਦਾ (ਸੁਣਦਾ) ਹੈ, ਉਸ ਨੂੰ 
ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ । 


ਸਹਿਜ-ਜੌਗ ਰ੍ ਸਰ 


28. ਗੁਰਮਤਿ ਅਲਖੁ ਲਖਾਈਐ ਉਤਮ ਮਤਿ ਤਰਾਹਿ ॥ 
ਰ ਨਾਨਕ ਸੋਹੈ” ਹੇਸਾ ਜਪੁ ਜਾਪਹੁ ਤ੍ਰਿਭਵਣ ਤਿਸੇ ਸਮਾਹਿ ॥ (ਮ: 1--1093) 
29. ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ 
_ ਸਬਦਿ ਅਨਾਹਦਿ ਸੁ ਸਹੁ ਰਾਤਾ ਨਾਨਕ੍ਰ ਕਹੈ ਵਿਚਾਰਾ ।! _ (ਮੰ: 1--353) 
30. ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ । 
ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਉਚੋ ਉਚਾ ॥ _ (ਮੰ: 5--823) 
31. ਸੋਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥ 
ਸਾਂਤਿ ਸਹਜ ਸੂਖ ਮਨਿ ਉਪਜਿਓਂ ਕੋਟਿ ਸੂਰ ਨਾਨਕ ਪਰਗਾਸ ।। 
(ਮੰ: 5--716) 
32. ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ” ।। 
ਸਤਿਗੁਰ ਜੋਗ ਕਾ ਤਹਾ ਨਿਵਾਸਾ “ਜਹ ਅਵਿਗਤ ਨਾਥੁ ਅਗਮ ਧਨੀ ॥ 
(ਮ: $--883) 
33. ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੋਧਨ ਕਾਟੈ ।। 
ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥(ਮ: 5--208) 
34. ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ।। 
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥ (ਮ: 1-764) 


4. ਸੋਹੈਗ ਅਵਸਥਾ ਦੀ ਪ੍ਰਾਪਤੀ, ਜਿਸ ਵਿੱਚ ਆਤਮਾ ਨਿਰਮਲ ਹੋ ਕੇ ਪਰਮਾਤਮਾ ਨਾਲ 
ਮਿਲਣ ਦੇ ਕਾਬਲ ਬਣ ਜਾਂਦੀ ਹੈ 45. ਸਿ੍‌ਿਸ਼ਟੀ 46. ਜਿੱਥੋਂ ਉਸ ਅਲੱਖ ਅਗੇਮ, ਸੁਆਮੀ ਉਸ ਪ੍ਰਭੂ 
ਦਾ ਵਾਸਾ ਹੈ । 


ਨਿਹ-ਕਰਮਤਾ 


'ਕਰਮ' ਸ਼ਬਦ ਸੋਸਕ੍ਰਿਤ ਦੇ ਕ੍ਰਿ ਧਾੜ੍ਹ ਤੱ ਬਣਿਆ ਹੈ ਜਿਸ ਦੇ ਅਰਥ 
ਹਨ 'ਕਰਨਾ” । ਕਰਨਾ ਤਿੰਨ ਤਰ੍ਹਾਂ ਦਾ ਮਨਿਆ ਗਿਆ ਹੈ--ਮਨ ਕਰਕੇ, ਬਚਨ ਕਰਕੇ 
ਅਤੇ ਕਰਮ ਕਰ ਕੇ ਕਰਨਾ । ਸਪੱਸ਼ਟ ਹੈ ਕਿ ਜੀਵ ਹਰ-ਪਲ ਕਿਸੇ ਨਾ ਕਿਸੇ ਤਰ੍ਹਾਂ 
ਦਾ ਕਰਮ ਕਰਦਾ ਰਹਿੰਦਾ ਹੈ । ਉਹ ਕਰਮ ਤੋ" ਬਿਨਾ ਰਹਿ ਹੀ ਨਹੀ" ਸਕਦਾ । 
ਤਾਂ ਫਿਰ ਨਿਹ-ਕਰਮਤਾ ਜਾਂ ਕਰਮ-ਰਹਿਤ ਅਵੱਸਥਾ ਕਿਵੇਂ' ਪ੍ਰਾਪਤ ਹੋਵੇ ? 


ਨਿਹ-ਕਰਮੀ ਹੋਣ ਦਾ ਅਰਥ 'ਕਰਮ ਨਾ ਕਰਨਾ ਨਹੀ, ਕਰਮ ਦੇ ਬਧਨ- 
ਕਾਰੀ ਪ੍ਰਭਾਵ ਤੋ ਮੁਕਤ ਹੋਣਾ ਹੈ । ਸਧਾਰਨ ਜੀਵ ਨੂੰ ਹਰ ਕਰਮ ਦਾ ਫਲ ਭੋਗਣਾ 
ਪੈਦਾ ਹੈ । ਹਉਮੈ ਦੀ ਪ੍ਰੇਰਨਾ ਜਾਂ ਮਨ ਦੀ ਮਰਜ਼ੀ ਅਨ੍ਸਾਰ ਕੀਤੇ ਸੁਆਰਥੀ ਕਰਮ 
ਬੈਧਨਕਾਰੀ, ਭਾਵ ਆਵਾਗਵਨ ਦਾ ਕਾਰਨ ਹੁੰਦੇ ਹਨ । ਗੁਰੂ ਸਾਹਿਬ ਕਹਿੰਦੇ ਹਨ 
ਜਦ ਤਕ ਹਉਮੈ ਹੈ, ਨਿਹ-ਕਰਮਤਾ ਨਹੀ” ਆ ਸਕਦੀ । ਸ਼ਬਦ ਹਉਸੈ ਦਾ ਦੁਸ਼ਮਣ 
ਹੈ। ਜੋ ਸੱਚੇ ਸ਼ਬਦ ਦੀ ਕਮਾਈ ਕਰਦਾ ਹੈ, ਉਹ ਅਕਾਲਪੁਰਖ ਜਾਂ ਸਤਿਗੁਰੂ ਦੇ 
ਭਾਣੇ ਵਿੱਚ ਰਹਿੰਦਾ ਹੋਇਆ ਅਧਿਆਤਮਕ-ਕਰਮ ਕਰਦਾ ਹੈ । ਉਹ ਆਸਾ, 
ਮਨਸਾ ਲੈ ਕੇ ਨਹੀ, ਸੁਆਰਥ-ਰਹਿਤ ਭਾਵ ਨਾਲ ਬਿਨਾ ਕਿਸੇ ਫਲ ਦੀ ਇੱਛਾ ਦੇ 
ਕਰਮ ਕਰਦਾ ਹੈ । ਉਹ ਪ੍ਰਾਲਬਧ ਕਰਮਾਂ ਦਾ ਫਲ ਮਾਲਿਕ ਦੇ ਭਾਣੇ ਵਿੱਚ ਰਹਿ ਕੇ 
ਖ਼ੁਸੀ-ਖੁਸ਼ੀ ਭੁਗਤ ਲੈਦਾ ਹੈ, ਅੱਗੇ ਲਈ ਜੋ ਕਰਮ ਕਰਦਾ ਹੈ, ਮਾਲਿਕ ਜਾਂ ਸਤਿ- 
ਗੁਰੂ ਦੇ ਹੁਕਮ ਅਨੁਸਾਰ ਕਰਦਾ ਹੈ ਅਤੇ ਸੈਚਿਤ ਕਰਮਾਂ ਨੂੰ ਸ਼ਬਦ ਜਾਂ ਨਾਮ ਦੀ 
ਕਮਾਈ ਨਾਲ ਨਾਸ਼ ਕਰ ਲੈਦਾ ਹੈ । ਇਸ ਕਾਰਨ ਉਹ ਸਦਾ ਲਈ ਕਰਮਾਂ ਦੇ 
ਬਧਨ ਤੋ” ਮੁਕਤ ਹੋ ਜਾਂਦਾ ਹੈ । ਗ੍ਰਰਮਤਿ ਨਿਹ-ਕਰਮਤਾ ਦੀ ਐਸੀ ਸੱਚੀ-ਸੁੱਚੀ 
ਜੁਗਤੀ ਸਮਝਾਉ”ਦੀ ਹੈ, ਜਿਸ ਵਿੱਚ ਕਰਮ ਦਾ ਤਿਆਗ ਨਹੀ” ਕੀਤਾ ਜਾਂਦਾ, 
ਕਰਮ ਦੀ ਦਿਸ਼ਾ ਅਤੇ ਭਾਵਨਾ ਵਿੱਚ ਪਰਿਵਰਤਨ ਲਿਆਂਦਾ ਜਾਂਦਾ ਹੈ । ਪਰਮੇਸ਼ਰ 
ਨਿਹ-ਕਰਮੀ ਹੈ, ਸਭ ਕੁਝ ਕਰਦਾ ਹੋਇਆ ਵੀ ਕ੍ਰਝ ਨਹੀਂ ਕਰਦਾ; ਇਸੇ ਤਰ੍ਹਾਂ 
ਗੁਰਮੁਖ ਸਭ ਕੁਝ ਸਤਿਗੁਰੂ ਦੇ ਹੁਕਮ ਵਿੱਚ ਰਹਿੰਦਾ ਹੋਇਆ ਸਤਿਗੁਰੂ ਜਾਂ 
ਪਰਮੇਸ਼ਰ ਦੇ ਨਮਿਤ ਕਰਦਾ ਹੈ ਅਤੇ ਕਰਮ ਕਰਦਾ ਰੋਇਆ ਵੀ ਨਿਹ-ਕਰਮੀ 
ਹ੍ਰੰਦਾ ਹੈ । 


1. ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥ ਔਤਰਿ ਤਤ ਗਿਆਨਿ ਹਉਮੈ ਮਾਰੇ ॥ 


ਨਿਰਕਰਮਤਾ ਹ 237. 


ਨਾਮੁ ਪਦਾਰਥੁ ਨਉਨਿਧਿ' ਪਾਏ ਤ੍ਰੇਗੂਣ ਮੇਟਿ ਸਮਾਵਣਿਆ ॥ 

ਹਉਮੈ ਕਰੈ ਨਿਹਕਰਮੀ ਨ ਹੋਵੇ ॥ ਗੁਰਪਰਸਾਦੀ ਹਉਮੈ ਖੋਵੈ । 

ਅੰਤਰਿ ਬਿਬੇਕੁ` ਸਦਾ ਆਪੁ ਵੀਚਾਰੇ ਗੁਰਸਬਦੀ ਗੁਣ ਗਾਵਣਿਆ ।। (128) 
2. ਸੇਵਾ ਕਰਤ ਹੋਇ ਨਿਹਕਾਮੀ ॥ 


ਤਿਸੁ ਕਉ ਹੋਤ ਪਰਾਪਤਿ ਸੁਆਮੀ ॥ (ਮ: 5--286) 
3. ਕਰਮ ਕਰਤ ਹੋਵੈ ਨਿਹਕਰਮ ॥ 

ਤਿਸੁ ਬੇਸਨੋ ਕਾ ਨਿਰਮਲ ਧਰਮ ॥ (ਮ: 5-374) 
4. ਬਰਨ ਸਹਿਤ ਜੇ ਜਾਪੈ ਨਾਮੁ ॥ 

ਸੋ ਜੋਗੀ ਕੇਵਲ ਨਿਹਕਾਮੁ ॥ (ਰਵਿਦਾਸ, 1167) 
5. ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥ 

ਸਾਗਰ ਤੇ ਕੇਢੇ ਚੜੇ ਗ੍ਰਰਿ ਕੀਨੇ ਧਰਮਾ ॥ (ਮ: 5--1002) 


6. ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ 

ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾਂ । _(ਮ: 1--140) 
7. ਲਾਲੁ ਰਤਨੁ ਹਰਿਨਾਮੁ ਗੁਰਿ ਸੁਰਤਿ ਬੁਝਾਈਐ ॥ 
ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥ (ਮ: 1--752) 
. “ਏਕਲ ਚਿੰਤਾ ਰਾਖੁ ਅਨੌਤਾ ਅਉਰ ਤਜਹੁ ਸਭ ਆਸਾ ਰੇ ॥ 
ਪ੍ਰਣਵੇ ਨਾਮਾ “ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ । (ਨਾਮਦੇਵ, 988) 
9. ਪੂਜਾ ਜਾਪ ਤਾਪ ਇਸਨਾਨ ॥ 

ਸਿਮਰਤ ਨਾਮ ਭਏ ਨਿਹਕਾਮ ॥ (ਮ: 5--1137) 
10. ਜਬ ਆਸਾ ਅੰਦੇਸਾ ਤਬ ਹੀ ਕਿਉਕਰਿ ਏਕੁ ਕਹੈ ॥ 

ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥ (ਮ: 1--877) 


66 


1. ਨੌ' ਨਿੱਧਾਂ (ਖ਼ਜ਼ਾਨੇ); ਸ਼ਾਸਤਰਾਂ ਵਿੱਚ ਪਦਮ (ਸੌਨਾ ਚਾਂਦੀ), ਮਹਾਂ-ਪੋਏਮ (ਹੀਰੋ-ਜਵਾਹਰਾਤ), 
ਸੈਖ (ਸੰਦਰਤਾ ਅਤੇ ਵਸਤਰ), ਮਕਰ (ਸ਼ਾਸਤਰ ਵਿਦਿਆ ਦੀ ਪ੍ਰਾਪਤੀ ਅਤੇ ਰਾਜ-ਦਰਬਾਰ ਵਿੱਚ 
ਮਾਨ), ਕਸ਼ਪ (ਕਪੜੇ ਅਤੇ ਅੰਨ ਦਾ ਵਪਾਰ), ਮੁਕੌਦ (ਕੌਮਲ ਕਲਾਂ ਦੀ ਪ੍ਰਾਪਤੀ), ਕ੍ਰੰਦ (ਸੋਨੇ ਦਾ 
ਵਾਪਾਰ) ਨੀਲ (ਮੌਤੀ ਮੂੰਗੇ ਦਾ ਵਾਪਾਰ), ਅਤੇ ਖਰਬ ਨੇਂ _ਨਿਧਾਂ ਮੰਨੀਆਂ ਗਈਆਂ ਹਨ 2. ਗਿਆਨ 
3. ਸਿਰਫ਼ ਇਕ ਪ੍ਰਭੂ ਦਾ ਧਿਆਨ ਕਰੋ, ਬਾਕੀ ਹਰ ਤਰ੍ਹਾਂ ਦੀ ਆਮ ਤਿਆਗ ਦਵੇ ੪. ਕੋਈ ਵਿਰਲਾ 
ਪ੍ਰਭੂ ਦਾ ਦਾਸ ਇਸ ਤਰ੍ਹਾਂ ਨਿਹਕਰਮੀ ਬਣਦਾ ਹੈ । 


ਰੇ ਆ == << <=- "੪੬ ੮ <<. ਦੇ. ਦਿ ਦੀ ਦੇ ਦੇ ਣ. =<< ` =<<-=<=-<-੩=-<< ੬੬੫ <<, 


ਪਾਪੰਤੀ 


ਰਖਿ 

ਬਾਣੀ ਵਿੱਚ ਸੈਸਾਰ ਅਤੇ ਇਸ ਦੀਆਂ ਸਭ ਪ੍ਰਾਪਤੀਆਂ ਨੂੰ ਅਸਾਰ, ਕੇਵਲ 
ਪਰਮੇਸ਼ਰ, ਸਤਿਗੁਰੂ ਤੇ ਉਸ ਦੇ ਸੱਚੇ ਨਾਮ ਨੂੰ ਸੱਰੀ ਪ੍ਰਾਪਤੀ ਮਨਿਆ ਗਿਆ 
ਹੈ । ਜਿਹੜੇ ਗੁਰਮੁੱਖ ਸ਼ਬਦ ਦੀ ਕਮਾਈ ਕਰ ਰਹੇ ਹਨ, ਉਹੀ ਸਾਰ-ਵਸਤੂ ਜਾਂ ਸਾਰ- 
ਪਦਾਰਥ ਇਕੱਠਾ ਕਰ ਰਹੇਂ ਹਨ । ਉਹ ਆਪਣੇ ਅੰਦਰੋ” ਨਾਮ ਦੇ ਅਮੋਲਕ ਖ਼ਜ਼ਾਨੇ 
ਪ੍ਰਾਪਤ ਕਰ ਲੈਦੇ ਹਨ । ਉਨ੍ਹਾਂ ਨੂੰ ਪਰਮੇਸ਼ਰ ਦੇ ਪ੍ਰੋਮ ਦੀ ਸੱਚੀ ਦਾਤ ਪ੍ਰਾਪਤ ਹੋ 
ਜਾਂਦੀ ਹੈ । ਉਨ੍ਹਾਂ ਨੂੰ ਪ੍ਰਭੂ ਦਾ ਭਾਣਾ ਮਿੱਠਾ ਲੱਗਦਾ ਹੈ ਤੇ ਦੁੱਖ-ਸੁੱਖ, ਕੱਚ-ਕੇ ਚਨ, 
ਮਿੱਤਰ-ਸ਼ੱਤਰੂ ਵਿੱਚ ਕੋਈ ਭੇਦ ਨਹੀਂ ਭਾਸਦਾ । ਉਨ੍ਹਾਂ ਦੇ ਸੈਸੇ ਤੇ ਭਰਮ 
ਮਿਟ ਜਾਂਦੇ ਹਨ ਤੇ ਸਹਿਜ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ । ਜਮਦ੍ਰਤ ਉਨ੍ਹਾਂ ਦੇ 
ਨੇੜੇ ਨਹੀ ਆ ਸਕਦੇ । ਉਹ ਸਵਰਗ-ਨਰਕ ਦੋਹਾਂ ਤੋਂ` ਮੁਕਤ ਹੋ ਜਾਂਦੇ ਹਨ । 
ਐਸੇ ਗੁਰਮੁੱਖ ਸਭ ਤੋ ਉੱਚੀ ਅਤੇ ਸੱਚੀ-ਸੁੱਚੀ ਦਾਤ ਪ੍ਰਾਪਤ ਕਰ ਲੈਦੇ ਹਨ । 
ਉਹ ਕੁਲ ਮਾਲਿਕ, ਅਕਾਲਪੁਰਖ ਨੂੰ ਪਾ ਕੇ ਸ਼ਾਹਾਂ ਦੇ ਸ਼ਾਹ ਬਣ ਜਾਂਦੇ ਹਨ । 


1. ਚਿਤ ਗੁਪਤ ਕਾ “ਕਾਗਦੁ ਫਾਰਿਆ ਜਮਦੂਤਾ ਕਛੁ ਨ ਚਲੀ ॥। 

ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ । _ (ਮ: 5-79) 
2. ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹ ਬਿਸੁਆਸੁ ਹੋਇ ਆਇਓ ॥ 

ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੂੂਰਾਇਓ ।। 

ਲਹਿਓ ਸਹਸਾ ਬੈਧਨ ਗ੍ਰਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥ 

ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖ ਕਹਾ ਦਿਖਾਇਓ ।। 

ਖੰਡ ਬ੍ਹਮੰਡ ਕਾ ਏਕੋ ਠਾਣਾ” ਗੁਰਿ ਪਰਦਾ ਖੋਲਿ ਦਿਖਾਇਓ ॥। 

ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੇ ਠੈ ਜਾਇਓ ।। 

ਏਕੇ ਕਨਿਕ” ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥ 

ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ । _ (205) 
3. ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰੀਈ ।। 

ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥ 

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ 

ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੋਲੁ ਕੀਓ ਮੇਰੇ ਰਾਜਨ ॥ 


1. ਜੀਵ ਦੇ ਕਰਮਾਂ ਦਾ ਲੇਖਾ ਰੱਖਣ ਵਾਲੇਂ ਧਰਮ ਰਾਜ ਦੇ ਕਰਿੰਦੇ 3. ਲੋਖਾ ਫਾੜ ਛੱਡਿਆ 
3. ਟਿਕਾਣਾਂ ੬. ਸੋਨਾ । ੍ 


&%3%$ 


'ਬਿਨਸਿਓ ਢੀਠਾ ਅਮ੍ਰਿਤ ਫੂਠਾ ਸਬਦੁ ਲਗੋ ਗੁਰ ਮੀਠਾ ॥ 

_ਜਲਿ ਬਲਿ ਮਹੀਅਲਿ' ਸਰਬ ਨਿਵਾਸੀ ਨਾਨਕ ਰਮਈਆ ਡੀਠਾ ।1 (671) 
4. ਨਾਂ ਕੌ ਬੈਰੀ ਨਹੀ ਬਿਗਾਨਾ ਸਗਲ ਸੈਗਿ ਹਮ ਕਉ ਬਨਿ ਆਈ ।1 

ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥ 

(ਮ: 5--1299) 

5. ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥ 

ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਨੁ ਪਤੀਆਹੀ ॥। (ਕਬੀਰ, 339) 
6. ਜਬ ਹਮ ਹੋਤੇ ਤਬ ਤ੍ਰ ਨਾਹੀ ਅਬ ਤ੍ ਹੀ ਮੈ ਨਾਹੀ ॥ 

'ਅਨਲ ਅਗਮ ਜੈਸੇ ਲਹਰਿ ਮਇਓਦਧਿ ਜਲ ਕੇਵਲ ਜਲ ਮਾਂਹੀ । (657) 
?. ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੰਮ ਬਧਨਿ ਤੁਮ ਬਾਧੇ ॥ 

ਅਪਨੇ ਛੁਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ' (ਰਵਿਦਾਸ, 658) 
8. ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ।। 

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥ (ਮ: 5--1002) 
9. ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ “ਏਕੀ ਨੇਤੇ ॥ 

ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੇ” ॥ (ਮ: 5--303) 
10. ਕਵਨ ਨਰਕੁ ਕਿਆ ਸਰਗੁ ਬਿਚਾਰਾ “ਸੈਤਨ ਦੋਊ ਰਾਦੇ ।। 

ਹਮ ਕਾਹੂ ਕੀ ““ਕਾਣਿ ਨ ਕਢਤੇ ਅਪਨੇ ਗੁਰਪਰਸਾਦੇ ॥ 

ਅਬ ਤਉ ਜਾਇ ਚਵਢੇਂ ਸਿੰਘਾਸਨਿ ਮਿਲੋ ਹੈ ਸਾਰਿੰਗਪਾਨੀ” ॥ 

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੇ ਪਛਾਨੀ ।। (ਕਬੀਰ, 969) 
11. ਕਬੀਰ ਤੂੰ ਤ੍ਰੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ 

ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤਰ ॥ (ਕਬੀਰ, 1375) 


5 ਮਨ ਦਾ ਢੀਠਪੁਣਾ ਦੂਰ ਹੋ ਗਿਆ 6. ਮਨ ਵਿੱਚ ਸ਼ਬਦ ਰੂਪੀ ਮਿੱਠਾ ਅੰਮ੍ਰਿਤ ਬਰਸਿਆ 
7. ਧਰਤੀ ਅਤੇ ਆਕਾਸ਼ ਦੇ ਵਿਚਕਾਰਲਾ ਭਾਗ 8. ਮਨ ਪੰਤੀਜ ਗਿਆ 9. ਅਨਲ== ਹਵਾ; 
ਮਇਓਦਧਿ-- ਸਮੁੰਦਰ ਵਿੱਚ; ਭਾਵ ਜਿਸ ਤਰ੍ਹਾਂ ਸਮੁੰਦਰ ਵਿੱਚ ਲਹਿਰਾਂ ਉਠਦੀਆਂ ਹਨ, ਪਰ 
ਉਹ ਪਾਣੀ ਵਿੱਚ ਪਾਣੀ ਹੀ ਹੁੰਦੀਆਂ ਹਨ 10. ਭਗਤੀ ਕਜ਼ ਕੇ 11 . ਨੇਤੌ ==ਨੇਤਰਾਂ ਨਾਲ; ਭਾਵ ਨੇਤਰਾਂ 
ਨਾਲ਼ ਇਥੋਂ ਪ੍ਰਭੂ ਨੂੰ ਦੇਖਦਾ ਹੈ 12. ਜਿੱਤ 13. ਸੰਤਾਂ ਨੈ ਨਰਕ-ਸ੍ਰਰਗ ਦੌਹਾਂ ਨੂੰ ਰੰਦ ਕਲ ਦਿੱਤਾ ਹੈ 
14. ਮੁਥਾਜੀ, ਪਰਫਾਹ 15. ਪ੍ਰਭੂ । 


ਗੁਰੂ ਦੀ ਬਸ਼ਾਸ਼ਸ਼ 

ਸਤਿਗੁਰੂ ਦਇਆ ਦੇ ਪੁੰਜ ਹੁੰਦੇ ਹਨ ਅਤੇ ਉਹ ਪ੍ਰਸਨ ਹੋ ਕੇ ਸਿੱਖ ਨੂੰ 
ਆਪਣੀ ਬਖ਼ਸ਼ੀਜ਼ ਦੁਆਰਾ ਨਿਹਾਲ ਕਰ ਦੇਦੇ ਹਨ । ਸਤਿਗੁਰੂ ਦੀ ਮਿਹਰ ਭਰੀ 
ਦ੍ਰਿਸ਼ਟੀ, ਉਨ੍ਹਾਂ ਦਾ ਸਿੱਖ ਦੇ ਮਸਤਕ ਉੱਤੇ ਹੱਥ ਧਰਨਾ, ਐਸੀ ਅਲੌਕਿਕ ਬਖ਼ਸ਼ੀਸ਼ 
ਹੈ, ਜੋ ਸਿੱਖ ਦੀ ਕਾਇਆ-ਕਲਪ ਕਰ ਦੇ'ਦੀ ਹੈ ਅਤੇ ਉਸ ਦੇ ਲੋਕ-ਪਰਲੌਕ 
ਸੁਆਰ ਦੇ'ਦੀ ਹੈ । 

ਵਿਰਲੇ ਵਡਭਾਗੀ ਜੀਵਾਂ ਦੇ ਮੱਥੇ ਉੱਤੇ ਸਤਿਗੁਰੂ ਆਪਣਾ ਹੱਥ ਧਰਦਾ ਹੈ । 
ਸਤਿਗੁਰੂ ਦੀ ਇਹ ਬਖ਼ਸ਼ੀਸ਼ ਚਹੈ-ਕ੍ਰਟਾਂ ਵਿੱਚ ਸਿੱਖ ਦੀ ਸਹਾਇਤਾ ਕਰਦੀ ਹੈ । 
ਸਾਰਾ ਜਗਤ ਐਸੇ ਸਿੱਖ ਦੇ ਪੈਰਾਂ ਤੱਤੇ ਝੂਕਦਾ ਹੈ ਅਤੇ ਖੰਡ-ਬ੍ਹਮੰਡ ਵੀ ਉਸ 
ਨਮਸਕਾਰ ਕਰਦੇ ਹਨ । ਸਤਿਗੁਰੂ ਦੀ ਪਵਿੱਤਰ ਬਖ਼ਸ਼ੀਸ਼ ਨਾਲ ਸਿੱਖ ਦੇ ਅਨੇਕ 
ਪਾਪ ਨਾਸ਼ ਹੈ ਜਾਂਦੇ ਹਨ, ਉਸ ਦੀ ਹਉਮੈ ਮਿਟ ਜਾਂਦੀ ਹੈ, ਉਸ ਦਾ ਪਰਦਾ ਖੁਲ੍ਹ 
ਜਾਂਦ' ਹੈ, ਅਤੇ ਉਹਦੇ ਅੰਦਰ ਨਾਮ ਦਾ ਗੁਪਤ ਅੰਮ੍ਰਿਤ ਸਰੋਵਰ ਪ੍ਰਗਟ ਹੋ ਜਾਂਦਾ 
ਹੈ । ਗੁਰੂ ਦੀ ਬਖ਼ਸ਼ੀਸ਼ ਸਿੱਖ ਦੀਆਂ ਸਭ ਚਿੰਤਾਵਾਂ, ਤ੍ਰਿਸ਼ਨਾਵਾਂ, ਸਮਾਪਤ ਕਰ ਦੇ'ਦੀ 
ਹੈ, ਉਸਦਾ ਅਕਾਲਪੁਰਖ ਨਾਲ ਮਿਲਾਪ ਕਰਾ ਦਿੰਦੀ ਹੈ ਅਤੇ ਉਸ ਦੇ ਅੰਦਰ ਮਹਾਂ- 
ਆਨੰਦ ਦਾ ਸਦੀਵੀ ਸੋਮਾ ਪ੍ਰਗਟ ਕਰ ਦੇ'ਦੀ ਹੈ । 


1. ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥ 

ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥ (ਮ: 5--49) 
2. ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥ 

ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥(ਮ:5,1273) 
3. ਗੁਰ ਕੇ ਚਰਨ ਬਸੇ ਰਿਦ ਭੀਤਰਿ 'ਸੂਭ ਲਖਣ ਪ੍ਰਭਿ ਕੀਨੇ ॥ 

ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ । (ਮ: 5--618) 
4. ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੋਧ ਪਰੇ ।! 

ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ।। _ (ਮ:5--214) 
5. ਲਾਬੀ ਭੂਖ ਤ੍ਰਿਸਨ ਸਭ ਲਾਬੀ ਚਿੰਤਾ ਸਗਲ ਬਿਸਾਰੀ ॥ 

ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਗ ॥ _(ਮ: 5--215) 


1. ਚੰਗੇ ਲਗਨ (ਲੱਛਣ) ਹਨ ਕਿ ਪ੍ਰਭੂ ਦੀ ਕਿਰਪਾ ਨਾਲ ਮੇਰੇ ਹਿਰਦੇ ਵਿੱਚ ਸਤਿਗੁਰੂ ਦੇ 
ਚਰਨ ਵੱਸ ਗਏ ਹਨ । 


ਗੁਰੂ ਦੀ ਬਖ਼ਸ਼ਿਸ਼ 801 


6. ਸਤਿਗੁਰਿ ਸੈਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥ 
. ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥ 
(ਮ: 5-958) । 
7. ਤੁਮ ਵਡ ਅਗਮ ਅਗਾਧਿ ਬੌਧਿ ਪ੍ਰਭ ਮਤਿ ਦੇਵਹੁ ਹਰਿਪ੍ਰਭ ਲਹੇ । 
ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥ 
(ਮ: %--1336) 
8. ਜਿਸੁ ਮਸਤਕਿ ਗੁਰਿ ਧਰਿਆ ਹਾਥੁ ।। 
ਕੋਟਿ ਮਧੇ ਕੋ ਵਿਰਲਾ ਦਾਸੁ । (ਮ: 5--1340) 
9. ਮੈ ਸੁਖੀ ਹੂੰ ਸੁਖੁ ਪਾਇਆ ।। ਗੁਰਿ ਅੰਤਰਿ ਸਬਦੁ ਵਸਾਇਆ ॥ 


ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੇ ਹਥੁ ਜੀਉ ॥ (ਮ: 5-73) 
10. ਤੁ ਸਭ ਮਹਿ ਵਰਤਹਿ ਹਰਿ ਜਗੈਨਾਥੁ ॥ 

ਸੋ ਹਰਿ ਜਪੈ ਜਿਸ਼ ਗੁਰ ਮਸਤਕਿ ਹਾਥੁ ॥ (ਮ: %--1071) 
11. ਤਿਸ਼ੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ 

ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥ (ਮ: 5--1155) 
12. ਸੈਤਹ ਚਰਨ ਮੋਰਲੋ ਮਾਥਾ ॥ 

ਹਮਰੇ ਮਸਤਕਿ ਸੈਤ ਧਰੇ ਹਾਥਾ ॥ (ਮ: 5--1206) 
13. ਜਾ ਕੇ ਮਸਤਕਿ ਰਾਖੇ ਹਾਥੁ ॥ 

ਪ੍ਰਭੁ ਮੇਰੋ ਅਨਾਥ ਕੌ ਨਾਥੁ ॥ (ਮ: 5--900) 


14. “ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥ 
ਸੈਸਾਰ ਸਾਗਰੁ ਨਹ ਵਿਆਪੈ ਅਮਿਉ” ਹਰਿ ਰਸੁ ਚਾਖਿਆ ॥ (ਮ: 5-261) 
15. ਤਿਸ ਕਉ ਖੇਡ ਬ੍ਰਹਮੰਡ ਨਮਮਕਾਰੁ ਕਰਹਿ 
ਜਿਸ ਕੇ ਮਸਤਕਿ ਹਥੁ ਧਰਿਆ ਗੁਰਿ ਪੂਰੇ ਸੋ ਪੂਰਾ ਹੋਈ ॥ 
ਗੁਰ ਕੀ ਵਡਿਆਈ ਨਿਤ ਚੜੇ ਸਵਾਈ ਅਪੜਿ ਕੌ ਨ ਸਕੋਈ ॥ 
(ਮ: %--309) 


-2. ਬਾਂਹ ਫੜ ਕੈ 3੧ ਐਸਿਡ । 


ਗੁਣ-ਗ੍ਰਹਣ 


ਕਲ ਮਾਲਿਕ ਸਾਰਿਆਂ ਗੁਣਾਂ ਦਾ ਭਡਾਰ ਹੈ । ਜਿਹੜੀ ਆਤਮਾ ਪਰਮਾਰਥਕ 


ਗੁਣਾਂ ਨੂੰ ਧਾਰਨ ਕਰੇਂ, ਉਹੀ ਉਸ ਮਾਲਿਕ ਨੂੰ ਭਾਉ'ਦੀ ਹੈ, ਅਤੇ ਕੇਵਲ ਐਸੀ 
ਆਤਮਾ ਹੀ ਸੁਹਾਗਣ ਹੁੰਦੀ ਹੈ। ਗੁਣ ਤਾਂ ਅਨੇਕ ਹਨ ਜੋ ਹਰ ਜੀਵ ਨੂੰ ਗ੍ਰਹਿਣ 
ਕਰਨੇ ਚਾਹੀਦੇ ਹਨ, ਪਰ ਜਗਿਆਸੂਆਂ ਦੀ ਸੁਵਿਧਾ ਤੇ ਲਾਭ ਲਈ ਗੁਰਬਾਣੀ 
ਵਿੱਚ ਦਰਸਾਏ ਗਏ ਗੁਣਾਂ ਦਾ 15 ਸਿਰਲੇਖਾਂ ਹੇਠ ਵੇਰਵਾ ਦਿੱਤਾ ਜਾਂ ਰਿਹਾ ਹੈ । 
ਹਰ ਅਭਿਆਸੀ ਨੂੰ ਜੀਵਨ ਵਿੱਚ ਇਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਕੇ 
ਆਪਣਾ ਜਨਮ ਸਫਲ ਕਰਨਾ ਚਾਹੀਦਾ ਹੈ । ਇਹ ਗੁਣ ਇਸ ਪ੍ਰਕਾਰ ਹਨ :-- 


10. 
11. 


12. 
13. 
14. 
15. 


%> ੧5 ੯੩ ਓ: ੧ ਮੰ“ $੭ $ਊ 


ਨਾਮ ਜਪਣਾ ਤੇ ਪਰਮੇਸ਼ਰ ਨੂੰ ਸਦਾ ਹਾਜ਼ਰ-ਨਾਜ਼ਰ ਸਮਝਣਾ । 

ਆਪਾ-ਭਾਵ ਤਿਆਗ ਕੌ ਹਰੀ ਦੇ ਗ੍ਰਣ ਗਾਉਣਾ । 

ਕਿਮੇਂ ਦਾ ਦਿਲ ਨਾ ਦੁਖਾਉਣਾ । 

ਫਿੱਕਾ ਨਾ ਬੋਲਣਾ, ਸਦਾ ਮਿੱਠਾ ਬੋਲਣਾ । 

ਮਾਲਿਕ ਦੇ ਭੈ ਵਿੱਚ ਰਹਿਣਾ । 

ਪਰਮਾਤਮਾ ਅਤੇ ਸਤਿਗੁਰੂ ਦਾ ਹੁਕਮ ਮੰਨਣਾ । 

ਤਿ੍‌ਸ਼ਨਾ ਤੇ ਵਿਕਾਰਾਂ ਦਾ ਤਜਣਾ । 

ਹਉਮੈ ਮਿਟਾਉਣਾ, ਦੂਜਾ-ਭਾਵ ਤਿਆਗਣਾ ਤੇ ਕਿਸੇ ਨੂੰ ਬੁਰਾ ਨਾ ਸਮਝਣਾ । 
ਬੁਰੇ ਦਾ ਭਲਾ ਕਰਨਾ, ਗੁੱਸਾ ਨਾ ਕਰਨਾ ਤੇ ਆਪਣੇ ਔਗੁਣਾਂ ਨੂੰ ਆਪ 
ਵਿਚਾਰਨਾ । 

ਦੁਰਮਤ ਤਜਣਾ, ਪਰਾਈ ਨਿੰਦਾ ਤੋ` ਬਚਣਾ । 

ਸਤ, ਸ਼ੀਲ, ਸੈਤੋਖ, ਦਇਆ, ਖਿਮਾਂ, ਵਿਵੇਕ, ਨਿਮਰਤਾ ਧਾਰਨ ਕਰਨਾ ਤੇ 
ਸਦਾ ਸ਼ਾਂਤ ਰਹਿਣਾ । 

ਆਪਣੇ ਆਪ ਨੂੰ ਪਛਾਣਨਾ । 

ਸਤਾਂ ਦਾ ਦਾਸ ਬਣਨਾ ਅਤੇ ਸਾਧ-ਸੈਗਤ ਦੀ ਸੇਵਾ ਵਿੱਚ ਰਹਿਣਾ । 

ਸਭ ਨੂੰ ਮਿੱਤਰ ਸਮਝਣਾ ਤੇ ਕਿਸੇ ਨੂੰ ਦੁੱਖ ਨਾ 'ਦੇਣਾ । 

ਮਰਨ ਕਬ੍ਰਲ ਕਰਨਾ ਤੇੱਜਜੀਵਨ ਦੀ ਆਸ ਨੂੰ ਛੱਡਣਾ । 


. ਸਤਾ ਕੀ ਹੋਇ ਦਾਸਰੀ ਏਹੁ ਅਚਾਰਾਂ ਸਿਖੁ ਗੀ ॥ 


ਸਗਲ ਗੁਣਾ ਗੁਣ ਉਤਮੋ ਭਰਤਾ ਦੂਰਿ ਨ ਪਿਖੁ ਗੇ ॥ __(ਮ: $-200) 


1. ਆਚਰਣ; ਭਾਦ ਇਹ ਕਰਣੀ ਅਪਣਾ ਕਿ ਸੈਤਾਂ ਦੀ ਦਧਰੈ ਬਣ ਜਾ 3. ਝੈਖ । 


ਗੁਣ-ਗ੍ਰਹਿਣ ਪਰ੪3 


2. ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆਂ ॥ 
ਰੀ ਪਰਸਾਦੀ ਮੈ ਅਕਥ ਕਥਈਆਂ ॥ 
(ਮ: ੪-834) । 
ਸਦ ਨਉ ਵਗ ਤਿਆਸ ਨਿਵਾਰੀ ॥ 
ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੌਂਭਾ ਹਰਿ ਦੁਆਰੀ ॥ (377) 
4. ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ।। 
ਸਾਧੂ ਸੈਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥ _ (ਮ: $--713) 
5. ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਸਟਿ ਇਕੁ ਕੀਜੋ ॥ 
ਆਤਮਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥ (ਮ:4,13325) 
6. ਸਭ ਕੀ ਰੇਨੁ ਹੋਇ ਰਹੈ ਮਨਹਆ ਸਗਲੇ ਦੀਸਹਿ ਮੀਤ ਪਿਆਰੇ ॥ 
ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮਾਰੇ । (ਮ:,379) 
?. ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਰੁ ਆਤਮੁ ਚੀਨਹੁ” ਭਾਈ ॥ 
ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥(883) 
8. ਰੌਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ 
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ।। (ਮ: $--259) 
ਜਾ ਰਹਣਾ ਨਾਹੀ ਐਤੁ ਜਗਿ ਤਾ ਕਗਇਤ ਗਾਰਬਿ ਹੋਢੀਐ ॥ 
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋਂ ਬੁਝੀਐ ॥ ਮੂਰਖੋ ਸਗ ਨ ਲੂਝੀਐ ॥ 
(ਮ: 1--473) 


ਦਲ 


10 ਫਰੀਦਾ ਬੁਰੇ ਦਾ ਭਲਾ ਕਰਿ 'ਗੁਸਾ ਮਨਿ ਨ ਹੈਢਾਇ ॥ 

ਦੇਹੀ ਰੋਗੁ ਨ ਲਗਈ ਪਲੇ ਸਭੁ ਕਿਛੁ ਪਾਇ 11 (ਫਰੀਦ, 1381) 
11 ਫਰੀਦਾ 'ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ 

ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਠੁ ਕੋਈ ਨਾਹਿ । _ (ਫਗੀਦ, 1381) 
12. ਫਰੀਦਾ ਜੋ ਤੋਂ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੂੰਮਿ” ॥ 

'ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ॥ (ਫਰੀਦ, 1378) 
13. ਇਕੁ ਫਿਕਾ ਨਾ ਗਾਲਾਇ ਸਭਨਾ ਮੈ ''ਸਚਾ ਧਣੀ ॥ 

“ਹਿਆਉ ਨ ਕੈਰੀ ਠਾਹਿ ਮਾਣਕ ਸਭ ਅਮੋਲਵੇ ॥ 


3. ਧੋਵਾਂ ੪ ਪਛਾਣ $.' ਜਦ ਇਸ ਸੋਜਾਰ ਵਿੱਚ ਫਹਿਣਾ ਹੀ ਨਹੀਂ, ਤਾਂ ਐਵੇ` ਹੈਕਾਰ ਕਿਉ' 
ਕਰੀਏ ੪. ਗੁੱਸਾ ਨਾ ਕਰ 7. ਕਰਤਾਰ ਆਪਣੀ ਰਚਨਾ ਵਿੱਚ ਹੈ ਅਤੇ ਰਚਨਾ ਕਰਤਾਰ ਵਿੱਚ ਹੈ 
8. ਬਦਲੇ ਵਿੱਚ 9. ਉਨ੍ਹਾਂ ਦੇ 10. ਉਹ ਸੱਚਾ' ਪ੍ਰਛੂ 11. ਕਿਸੇ ਦਾ ਦਿਲ ਨਾ ਤੋੜ, ਸਭ ਹਿਰਦੇ 
ਅਮੋਲਕ ਹਨ । 


244 ਗ੍ਰਰਮਤਿ ਸਿੱਧਾਂਤ 


“ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਫਾ ॥ ਹ 
“ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ ॥ (ਫਗੀਦ, 1384) 


14. ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥ 


15, 


16. 


17, 


18. 


20. 


#। 


ਨੋਕ 


2 


ਰਾ 


23. 


24. 


ਫਿਕਾ ਬੋਲਿ ਵਿਗੁਚਣਾ "ਸੁਣਿ ਮੂਰਖ ਮਨ ਅਜਾਣ ।। (ਮ: 1--15) 
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ।। 

ਸਹਜਿ ਸੈਤੋਖਿ ਸੀਗਾਰੀਆ ਮਿਠਾ ਬੋਲਣੀ ।। (ਮ: 1--17) 
ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥ 
ਸਤਿਗੁਰ ਵਚਨੁ ਰਤੈਨੁ ਹੈ ਜੋ ਮੈਨੇ ਸੁ ਹਰਿਰਸੁ ਖਾਇ ॥ __(ਮ: 4-41) 
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ 

ਸੀਸੁ ਵਢੇ ਕਰਿ “ਬੈਸਣ ਦੀਜੈ ਵਿਣੁ ਸਿਰ ਸੇਵ ਕਰੀਜੈ ॥ (ਮ: 1--558) 
ਕਾਮੁ ਕ੍ਰੋਧ ਲੌਭ ਮੋਹ ਮਿਟਾਵੈ ਛੁਣਕੈ ਦੁਰਮਤਿ ਅਪੁਨੀ ਧਾਰੀ ॥ 

ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥ (377) 


. ਜਿਸੁ ਸਰਬਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ।। 


ਨੇੜੈ ਦੇਖਉ ਪਾਰਬ੍ਹਮੁ ਇਕੁ ਨਾਮੁ ਧਿਆਵਉ ॥। 

ਹੋਇ ਸਗਲ ਕੀ ਰੇਣੁਕਾ ਹਰਿ ਸੈਗਿ ਸਮਾਵਉ ॥ 

ਦੂਖੁ ਨ ਦੇਈ ਕਿਸੇ ਜੀਅ ਪਤਿ ਸਿਉ ਘਰਿ ਜਾਵਉ ॥ __(ਮ: 5-322) 
“ਸੇਖਾ ਅਦਰਹੁ ਜੋਰੁ ਛਡਿ ਤੁ ਭਉ ਕਰਿ ਝਲੁ ਗਵਾਇ ॥ 

ਗੁਰ ਕੇ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ॥ __(ਮ: 3--551) 


. ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥ 


ਐਥੇ ਸੁਖੁ ਵਡਿਆਈਆ ਦਰਗਹ ਮੋਖ ਦੁਆਰ ।। (ਮ: 3-516) 


. ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਬ਼ਾਇ ॥ 


ਨਾਨਕ ਕਾਮਿ ਕਰੌਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ।।(ਮ: 3, 551) 
ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ 
ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥_(ਮ: ਨਾਸ 
“ਖਿਮਾ ਵਿਹੂਣੇ ਖਪਿ ਗਏ ਖੂਹਣਿ “ਲਖ ਅਸੈਖ ॥ _ 


ਮਦਦ ਦਾ ਦਲ ਦਮ << =੧੦<<=<੯੯-੫੦ 

12. ਸਭ ਹਿਰਦਿਆਂ ਵਿੱਚ ਉਹ ਅਮੰਲਕ ਪ੍ਰਭ ਵੱਸਦਾ -ਹੈ, ਕਿਸੇ ਨੂੰ ਦੁਖੀ ਨਾਂ ਕਰ 
13. ਜੇ ਤੈਨੂੰ ਪ੍ਰੀਤਮ ਦੇ ਮਿਲਣ ਦੀ ਚਾਹ ਹੈ ਤਾਂ ਕਿਸੇ ਦਾ ਦਿਲ ਨਾ ਤੋੜ 14. ਖੁਆਰ ਹੋਣਾ 
15 ਬੈਠਣ ਲਈ ਦੇ ਦਿਆਂ 16 ਧੂੜ 17. ਹੇ ਸ਼ੇਖ ! ਤੂੰ ਅੰਦਰੋ ਮਨ ਦਾ ਹਨ ਛੱਡ ਦੇ, ਤ੍ਰੰ ਝੱਲਪੁਣਾ 
ਛੱਡ ਕੇ, ਸਤਿਗੁਰੂ ਦੇ ਭਉ ਵਿੱਚ ਆ 198. ਜਿਨ੍ਹਾਂ ਵਿੱਚ ਖਿਮਾਂ ਨਾਂ ਹੋਵੇ 19. ਲੱਖਾਂ, ਕਰੋੜਾਂ ਲੌਕ । 


ਗੁਣ-ਗ੍ਰਹਿਣ 265. 


25. 


26. 


27. 


26. 


2ਉ. 


ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੋਖ”॥ _(ਮ: 1937) ] 
ਸੁਖੀ ਬਸੈ ਮਸਕੀਨੀਆ” ਆਪੁ ਨਿਵਾਰਿ ਤਲੇ ॥ 

ਬਡੇ ਬਡੇ ਅਹੌਕਾਰੀਆ ਨਾਨਕ ਗਰਬਿ” ਗਲੇ । (ਮ: 5--278) 
ਸਭੁ ਕੌ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ 

ਧਰਿ ਤਾਰਾਜੂ ਤੌਲੀਐਂ ਨਿਵੈ ਸੁ ਗਉਰਾ ਹੋਇ ॥ 

ਅਪਰਾਧੀ ਦੂਣਾ ਨਿਵੈ ਜੋ “ਹੋਤਾ ਮਿਰਗਾਹਿ ॥ 

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੇ ਕ੍ਸੁਧੇ ਜਾਹਿ ॥ _(ਮ: 1--470) 
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ 

ਹੋਹੁ ਸਭਨਾ ਕੀ ਰੇਣੁਕਾ” ਤਉ ਆਉ ਹਮਾਰੇ ਪਾਸਿ ॥ __(ਮ: 5--1102) 
ਸਤੁ ਸਤੋਖੁ ਦਇਆ ਕਮਾਵੈ ਏਹ ਕਰਣੀ ਸਾਰ” ॥ 

ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰਕਾਰੁ ॥ _ (ਮ: $--51) 
“ਭੁਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਗੀ ॥ 

ਦੂਜਾ ਭਾਉ ਵਿਸਾਰੀਐ ਏਹੁ ਤੇਬੋਲਾ” ਖਾਇ ਰੀ ॥ 

ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥ 

ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥ 

ਤਿਸਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥ 

ਸਾਈ ਸੋਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥ (ਮੰ: 5--400) 


20. ਅਨੌਕ 21. ਨਿਮਰਤਾ ਵਾਲਾ 23. ਹੌਕਾਰ 23. ਜੋ ਮਿਰਗਾਂ ਨੂੰ ਮਾਰਦਾ ਹੈ 24. ਧੂੜ 
25 ਅਸਲ ਕਰਣੀ ਦਾ ਤੱਤ ਜਾਂ ਸਾਰ ਇਹੋਂ ਹੈ 36. ਜੌ ਪਤੀ ਕਹੇਂ ਉਹੀ ਕਰ, ਇਹੋ ਤੇਰਾ ਅਸਲ 
ਸ਼ਿੰਗਾਰ ਹੈ 27. ਪਾਨ ਦਾ ਬੀੜਾ । 


ਕਾਨ 

ਕੁਲ-ਮਾਲਕ ਅਜਰ, ਅਮਰ, ਅਥਿਨਾਸ਼ੀ ਹੈ। ਉਹ ਸਭ ਦਾ ਆਦਿ ਹੈ । ਉਹ 
ਸਤਿ, ਅਸਤਿ ਦੋਹਾਂ ਤੋ ਪਰੇ ਹੈ ਅਤੇ ਮਨ-ਬੁੱਧੀ ਦੀ ਹੱਦ ਤੋ ਪਾਰ ਹੈ । 
ਸਾਰੀ ਰਚਨਾ ਉਸੇ ਦੀ ਮੌਜ ਜਾਂ ਹੁਕਮ ਨਾਲ ਜ਼ਰੂਰ ਵਿੱਚ ਆਈ ਹੈ । ਉਸ ਸਤਿ- 
ਪੁਰਖ ਨੇ ਇਹ ਸਾਰੇ ਖੰਡ-ਮੰਡਲ, ਦੀਪ-ਲੋਕ ਰਚ ਕੇ ਆਪ ਹੀ ਇਨ੍ਹਾਂ ਦਾ ਪ੍ਰਬੋਧ 
ਕਾਲ ਨੂੰ ਸੱਪ ਦਿੱਤਾ ਹੈ ਅਤੇ ਚਉਰਾਸੀ ਦਾ ਚੱਕਰ ਚਲਾ ਦਿੱਤਾ ਹੈ । ਤ੍ਰਿਲੋਕੀ ਦੀ 
ਸਾਰੀ ਰਚਨਾ ਕਾਲ ਅਧੀਨ ਹੈ, ਪਰ ਕਰਲ-ਮਾਲਕ ਅਬਿਨਾਸ਼ੀ ਅਤੇ ਨਿਹਚਲ ਹੈ । 
ਉਹ ਸੱਚ ਖੰਡ ਵਿੱਚ ਵੱਸਦਾ ਹੈ ਅਤੇ ਕਾਲ ਮਹਾਂਕਾਲ ਦਾ ਕਰਤਾ ਵੀ ਉਹ 
ਅਤਾਲਪੁਰਖ ਆਪ ਹੈ--ਜੋ ਉਸ ਨੂੰ ਧਿਆਉ”ਦੇ ਹਨ, ਉਹ ਵੀ ਉਸ ਵਾਂਗ ਨਿਹਚਲ 
ਜ਼ਾਂ ਅਕਾਲ ਹੋ ਜਾਂਦੇ ਹਨ । 

ਸਭ ਪੁਰੀਆਂ (ਇੰਦਰ-ਪੁਰੀ, ਬ੍ਹਮ-ਪੁਰੀ, ਸ਼ਿਵ-ਪੁਰੀ, ਵਿਸ਼ਨੂੰਪੁਰੀ ਆਦਿ), 
ਸਭ ਲੋਕ (ਬ੍ਰਹਮ-ਲੋਕ, ਰੁਦਰ-ਲੋਕ, ਇੰਦਰ-ਲੌਕ ਆਦਿ)=-ਜਿਨ੍ਹਾਂ ਨੂੰ ਪ੍ਰਾਪਤ 
ਕਰਨ ਲਈ ਦੁਨੀਆਂ ਦੋ ਲੌਕ ਕਰਮ-ਧਰਮ, ਪੁੰਨ-ਦਾਨ ਆਦਿ ਕਰਦੇ ਹਨ--ਸਭ 
ਹੀ ਕਾਲ ਦੀ ਹੱਦ ਵਿੱਚ ਹਨ, ਕਿਉਕਿ ਇਹ ਪਰਲੋਂ, ਮਹਾਂ-ਪਰਲੋ ਦੀ ਮਾਰ ਹੇਠ 
ਹਨ । ਹਰ ਮੰਡਲ, ਦੀਪ, ਲੋਕ ਦਾ ਸਮਾਂ ਨਿਯਤ ਹੈ । ਇਸੇ ਤਰ੍ਹਾਂ ਸਭ ਦੇਵੀਂ-ਦਵਤੇ 
ਵੀਂ ਕਾਲ ਦੇ ਅਧੀਨ ਹਨ । ਕਾਲ ਦੀ ਤਾਕਤ ਸਭੁ ਨੂੰ ਨਿਯਮ ਅਤੇ ਸੋਜਮ ਵਿੱਚ 
ਬਨ੍ਹ ਕੇ ਰੱਖਦੀ ਹੈ । 

ਗੁਰਬਾਣੀ ਵਿੱਚ ਕਾਲ ਨੂੰ ਜਮਕਾਲ ਕਹਿ ਕੇ ਵੀ ਵਰਣਨ ਕੀਤਾ ਗਿਆ ਹੈ । 
ਇਹ ਕਿਸੇ ਨੂੰ ਵੀ ਆਪਣੇ ਦਾਇਰੇ ਵਿੱਚੋ“ ਬਾਹਰ ਨਹੀ” ਜਾਣ ਦਿੰਦਾ । ਕਾਲ ਆਤਮਾ 
ਦਾ ਸਿਰਜਨਹਾਰ ਨਹੀ' । ਕਾਲ ਨਾ ਆਤਮਾ ਬਣਾ ਸਕਦਾ ਹੈ, ਨਾ ਹੀ ਆਤਮਾ 
ਨੂੰ ਨਾਸ਼ ਕਰ ਸਕਦਾ ਹੈ । ਕਾਇਆ ਜਾਂ ਸਰੀਰ ਹੀ ਇਸ ਦੀ ਰਚਨਾ ਹੈ ਅਤੇ ਇਹ 
ਆਤਮਾ ਨੂੰ ਕੇਵਲ ਸਰੀਰ ਦੀ ਕੈਦ ਵਿੱਚ ਬੈਦ ਰੱਖ ਸਕਦਾ ਹੈ । ਆਤਮਾ ਨੂੰ ਸਰੀਰ 
ਵਿੱਚ ਕੈਦ ਰੱਖਣ ਲਈ ਕਾਲ ਨੇ ਆਪਣਾ ਕਰਿੰਦਾ 'ਮਨ' ਸਰੀਰ ਦੇ ਨਾਲ ਲਾਇਆ 
ਹੋਇਆ ਹੈ । ਮਨ ਕਾਲ ਦਾ ਬਲਵਾਨ ਏਜੈ'ਟ ਹੈ । ਇਹ ਇੰਦਰੀਆਂ ਦੇ ਅਧੀਨ ਹੋ 
ਕੇ ਮਾਇਆ ਦੇ ਭੌਗਾਂ, ਰਸਾਂ-ਕਸਾਂ, ਸੁਆਦਾਂ ਵਿੱਚ ਗੱਸਿਆ ਰਹਿੰਦਾ ਹੈ । ਇਨ੍ਹਾਂ 
ਸੁਆਦਾਂ ਦੀ ਪੂਰਤੀ ਲਈ ਮਨ, ਆਤਮਾ ਨੂੰ ਵੀ ਇੰਦਰੀਆਂ ਦੇ ਘਾਟ ਉੱਤੇ ਖਿੱਚ 
ਕੇ ਲੈ ਜਾਂਦਾ ਹੈ, ਜਿਸ ਕਾਰਨ ਜੀਵ ਐਸੇ ਕਰਮ ਕਰ ਬੈਠਦਾ ਹੈ, ਜਿਨ੍ਹਾਂ ਦਾ ਫਲ 
ਭੋਗਣ ਲਈ, ਉਹ ਸਦਾ ਚੁਰਾਸੀ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ ਅਤੇ 
ਧਰਮ ਰਾਜ ਦੀਆਂ ਚੋਟਾਂ ਸਹਿੰਦਾ ਹੈ । 

'ਸੱਚ , ਨਾਮ , ਜਾਂ ਸ਼ਬਦ ਧੁਨਿ' ਦਇਆਲ ਦੀ ਤਾਕਤ ਦਾ ਜ਼ਹੂਰ ਹੈ । 
ਇਸ ਲਈ ਕਾਲ ਪੂਰੇ ਗੁਰੂ ਦੇ ਦਿੱਤੇ ਸੱਚੇ ਸ਼ਬਦ ਦੀ ਕਮਾਈ ਕਰਨ ਵਾਲੇ ਜੀਵ ਦੇ 


ਕਾਲ ਨ ਉਵ? ? 


ਨੇੜੇ ਨਹੀ ਆ ਸਕਦਾ । ਪੂਰੇ ਗੁਰੂ ਦਾ ਸਿੱਖ ਸ਼ਬਦ ਜਾਂ ਨਾਮ ਦੀ ਕਮਾਈ ਕਰਕੇ _ 
ਲੋਕ-ਪਰਲੌਕ ਦੌਹਾਂ ਵਿੱਚ ਕਾਲ ਦੇ ਅਸਰ ਤੋ' ਬਚ ਜਾਂਦਾ ਹੈ । ਜੀਵ ਨਾਮ ਦੀ 
ਧਾਂਰ ਉੱਤੋਂ ਸੁਆਰ ਹੋ ਕੇ ਮਨ-ਮਾਇਆ ਦੇ ਮੰਡਲਾਂ ਨੂੰ ਪਾਰ ਕਰਨ ਦੇ ਸਮਰੱਥ ਹੋ 
ਜਾਂਦਾ ਹੈ ਅਤੇ ਸਦਾ .ਲਈ ਕਾਲ ਦੁਆਰਾ ਬਣਾਏ ਜਨਮ-ਮਰਨ ਦੇ ਚੱਕਰ ਤੋ 
ਛੁਟਕਾਰਾ ਜਾਂ ਮੁਕਤੀ ਪ੍ਰਾਪਤ ਕਰ ਲੈਦਾ ਹੈ । 


1. ਸਭੁ ਜਗੂ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਵਾਰੁ ॥ 

ਸਚਿ ਰਤੇ ਸੇ ਉਬਰੇ ਦੁਬਿਧਾ ਛੱਡਿ ਵਿਕਾਰ ॥ (ਮ: 1--55) 
2. ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੇ ਭਾਇ ।। 

ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥ (ਮ: 3--163) 
3. ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥। 


ਤਿਥੈ ਕਾਲੁ ਨ ਸੋਚਰੈ” ਜੌਤੀ ਜੋਤਿ ਸਮਾਇ ॥ (ਮ: 1--55) 
4. ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥ 

ਤਿਥੇ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥ __(ਮ: 1--55) 
5. ਹਰਿ ਹਰਿ ਨਾਮੁ ਜਪਤਿਆ ਕਛੁ ਨ ਕਹੈ ਜਮਕਾਲੁ ।। 

ਨਾਨਕ ਮਨ ਤਨੁ ਸੁਖੀ ਹੋਇ ਅਤੇ ਮਿਲੈ ਗੋਪਾਲ ॥ (ਮ: 5--457) 


6. ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥ 

ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥ _ (ਮ: 3--588) 
?. “ਧਨਵੇਤਾ ਅਰੁ ਨਿਰਧਨ ਮਨਈ ਤਾਂ `ਕੀ ਕਛੂ ਨ ਕਾਨੀ ਰੇ ॥ 

ਰਾਜਾ ਪਰਜਾ ਸਮ ਕਰਿ ਮਾਰੇ ਐਸੋ ਕਾਲੁ ਬਡਾਨੀ` ਰੇ ॥ __(ਕਬੀਰ, 855) 
8. ਕੈਟਕ੍ਾ ਕਾਲੁ ਏਹੁ ਹੈ ਹੋਰੁ ਕੋਟਕੁ ਨ ਸੂਝੈ ॥ 

ਅਫਰਿਓ! ਜਗ ਮਹਿ ਵਰਤਦਾ ਪਾਪੀ ਸਿਉਂ ਲੂਝ੦ ॥ (ਮੱ: 3--1080) 
9. ਸਿਵ ਬਿਰੈਚਿ? ਅਸੁਰ” ਸੁਰ? ਜੇਤੇ ਕਾਲ ਅਗਨਿ ਮਹਿ ਜਰਤੇ ।। 

“ਨਾਨਕ ਸਰਨਿ ਚਰੰਨ ਕਮਲਨ ਕੀ ਤੁਮ_ ਨ ਡਾਰਹੁ ਪ੍ਰਭ ਕਰਤੇ । 

(ਮ: 5--1267) 


1. ਬਲਵਾਨ, ਹੈਕਾਰੀ 2. ਪਰੋਂਚ ਨਹੀ ਸਕਦਾ 3. ਫੜ੍ਹ, ਫੜਣ ਵਾਲਾ 4. ਕਾਲ ਨੂੰ ਅਮੀਰ ਗ਼ਰੀਬ 
5. ਦੀ ਕੋਈ ਅਧੀਨਗੀ ਜਾਂ ਪਰਵਾਹ ਨਹੀ” 6. ਵੱਡਾ, ਜ਼ੌਰਾਵਰ 7 . ਕੰਡਾ, ਸੈਕਟ 8. ਆਕੜ ਵਾਲਾ, 
ਨਾਂ ਫੜਿਆ ਜਾਣੇ ਵਾਲਾ 9. ਲੜਾਈ ਕਰਦਾ ਹੈ 10. ਬਰਮਾ !1. ਦੈੱਤ 12. ਦੇਵਡੇ 13. ਪਰਮੌਸ਼ਰ 
ਅੱਗੇ ਪ੍ਰਾਰਥਨਾ ਕਰਦੇ ਹਨ ਕਿ ਆਪਣੇ ਚਰਨ-ਕੰਵਲਾਂ ਦੀ ਸ਼ਰਨ ਤੋਂ" ਦੂਰ ਨਾਂ ਕਰੋਂ 


248 ਗ੍ਰਰਮਤਿ ਸਿੱਧਾਂਤ 
10. ਖੰਡ ਪਤਾਲ ਦੀਪ ਸਭਿ ਲੋਆ ॥ ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥ 


ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥ 
(ਮ: 5--1076) 


11. ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ।1 


12. 


13. 


12. 


16. 


17. 


18. 


ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ' “ ਕਰਿ ਵਿਕਰਾਲ ।। 
(ਮੰ: 4--30) 

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥। 
ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥ 

ਰ (ਮ: 3--1333) 
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏਂ ।। 
ਨਾਨਕ ਅਵਗਣ ਸਬਦਿ ਜਲਾਏ “ਗੁਣ ਸੈਗਮਿ ਪ੍ਰਭੁ ਪਾਏ ॥ (ਮ: 1--764) 
ਕਾਲੁ ਅਕਾਲ ਖਸਮ ਕਾਂ ਕੀਨਾ ਇਹੁ ਪਰਪੰਚੁ ਬਧਾਵਨੁ ।। 
ਕਹਿ ਕਬੀਰ ਤੇ ਅਤੇ ਮੁਕਤੇ ਜਿਨ ਹਿਰਦੇ ਰਾਮ ਰਸਾਇਨ (ਕਬੀਰ, 1104) 


੧੧੨੨ %੨੫ ੨੫ 


. ਜਨਮ ਦੋਖ ਪਰੇ ਮੇਰੇ ਪਾਛੇ ਅਬ ਪਕਰੇ “ਨਿਹਚਲੁ ਸਾਧੂ ਪਾਇ ॥ 


ਸਹਜ ਧੁਨਿ ਗਾਵੇ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ।। 
(ਮ: 5--373) 

ਸਤਿਗੁਰੂ ਕਾ ਖੜਗੁ ਸੋਜੋਉ' ਹਰਿ ਭਗਤਿ ਹੈ 

ਜਿਤੁ ਕਾਲੁ ਕੋਟਕੁ ਮਾਰਿ ਵਿਡਾਰਿਆ ॥। 
ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ 

ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥ _(ਮ: 4--312) 
ਗੁਣ ਸੈਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੈਮਣ ਮਰਣਾ ।। 
ਕਾਲੁ ਜਾਲੁ ਜਮੁ ਜੋਹਿ ਨ ਸਾਕੇ ਭਾਇ ਭਗਤਿ ਭੈ ਤਰਣਾ । (ਮ: 1-76) 
ਸੁਣਿ ਸਿਖਵੇਤੇ ਨਾਨਕੁ 'ਬਿਨਵੈ” ਛੋਡਹੁ ਮਾਇਆ ਜਾਲਾ ।। 
ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ” ਜਨਮੁ ਨ ਕਾਲਾ ।(ਮ: 1--503) 


14. ਗੈਦਗੀ 15. ਗੁਣਾਂ ਦਾ ਭੰਡਾਰ, ਗੁਣਾਂ ਦਾ ਖ਼ਜ਼ਾਨਾ, ਭਾਵ ਉਹ ਪਰਮੇਸ਼ਰ ਪ੍ਰਾਪਤ 
ਹੋ ਗਿਆ 16. ਸਾਧ ਦੇ ਨਿਹਚਲ ਚਰਨ 17. ਲੋਹੇ ਦੀ ਪੁਸ਼ਾਕ 18. ਬੇਨਤੀ 19. ਦੁਬਾਰਾ ! 


ਨਰਕਾਂ ਦੇ ਦੁੱਖ 
ਅਗਿਆਨੀ ਤੇ ਮਨਮੁੱਖ ਲੋਕ ਸੋਰਦੇ ਹਨ ਕਿ ਸੰਤਾਂ-ਮਹਾਤਮਾਂ ਨੇ ਨਰਕਾਂ- 
ਸਵਰਗਾਂ ਦੀਆਂ ਕਹਾਣੀਆਂ ਕੋਵਲ ਜੀਵ ਨੂੰ ਡਰਾਉਣ ਜਾਂ ਪਤਿਆਉਣ ਲਈ 
ਬਣਾਈਆਂ ਹਨ, ਵਾਸਤਵ ਵਿੱਚ ਇਨ੍ਹਾਂ ਦੀ ਕੋਈ ਹੋਂਦ ਨਹੀ' । ਇਸ ਭਰਮ 
ਅਧੀਨ, ਉਹ ਬੁਰੇ ਤੋ” ਬੁਰੇ ਕਰਮ ਕਰਨ ਤੌ ਵੀ ਨਹੀ` ਡਰਦੇ । 


ਗੁਰਮਤਿ ਅਨੁਸਾਰ ਨਰਕ-ਸਵਰਗ, ਜਮ-ਪੁਰ, ਧਰਮ-ਰਾਜ, ਚਿੱਤਰ-ਗ੍ੁਪਤ, 
ਜਮ-ਦੂਤ, ਜਮ-ਦੇਡ, ਜਮ-ਮਾਰਗ ਆਦਿ ਸਭ ਸੱਚ ਹਨ । ਇਹ ਕੌਈ ਮਨੋ-ਕਲਪਨਾ 
ਨਹੀ” । ਇਹ ਕਰਮਾਂ ਦੇ ਕਾਨੂੰਨ ਦਾ ਅਨਿਖੜ ਅੰਗ ਹਨ । ਮੌਤ ਤੋਂ' ਪਿੱਛੋ ਹਰ 
ਜੀਵ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਲੇਖਾ ਦੇਣਾ ਪੈਦਾ ਹੈ । ਕੋਈ ਵੀ ਜੀਵ 
ਪਾਪਾਂ ਦੀ ਸਜ਼ਾ ਤ' ਨਹੀ` ਬਚ ਸਕਦਾ । 


ਗੁਰਮਤਿ ਜੀਵ ਨੂੰ ਚੇਤਾਵਨੀ ਦੇ'ਦੀ ਹੈ ਕਿ ਧਰਮ ਰਾਜ ਤੇ ਚਿੱਤਰ-ਗੁਪਤ 
ਹਰ ਸਮੇ ਤੇਰੇ ਕੀਤੇ ਹੋਏ ਕਰਮਾਂ ਨੂੰ ਵੇਖ ਰਹੇ ਹਨ । ਕੋਈ ਵੀ ਕਰਮ, ਭਾਵੇ' 
ਕਿੰਨਾ ਵੀ ਛੁਪਾ ਕੇ ਕਿਉ” ਨਾਂ ਕੀਤਾ ਜਾਵੇਂ, ਉਨ੍ਹਾਂ ਤੋਂ ਗੁਪਤ ਨਹੀ" ਰਹਿ ਸਕਦਾ । 

ਪਾਪੀ ਤੋਂ ਕੁਕਰਮੀ ਲੋਕ ਧਰਮ-ਰਾਜ ਦੇ ਦਰਬਾਰ ਵਿੱਚ ਆਪਣੇ ਕੀਤੇ 
ਕਰਮਾਂ ਦਾ ਹਿਸਾਬ ਦੇਦੇ ਅਤੇ ਸਜ਼ਾ ਭੁਗਤਦੇ ਹੋਏ ਵਿਲਕਦੇ ਤੇ 'ਹਾਏ- 
ਹਾਏ' ਕਰਦੇ ਹਨ । ਇਹ ਸਜ਼ਾ ਅਕਹਿ ਤੋਂ ਅਸਹਿ ਹੁੰਦੀ ਹੈ । ਜੀਵ ਨੂੰ ਜੀਵਨ- 
ਕਾਲ ਵਿੱਚ ਐਸਾ ਉਪਾਉ ਕਰਨਾ ਚਾਹੀਦਾ ਹੈ ਕਿ ਨਾ ਕੇਵਲ ਨਰਕਾਂ ਦੇ ਦੁੱਖਾਂ 
ਤੋਂ` ਬਚ ਜਾਵੇ, ਸਗੋ ਚੁਰਾਸੀ ਦੇ ਚੱਕਰ ਤੋ` ਹੀ ਸਦਾ ਲਈ ਮੁਕਤ ਹੋ ਜਾਵੇ । 


1. ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾਂ ਥਾਨੁ ।। 

ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥ (ਮ: 5--315) 
2. ਜਮਪੁਰਿ ਘੋਰ ਅੰਧਾਰੁ ਮਹਾਂ ਗੁਬਾਰੁ ਨਾ ਤਿਥੈ ਭੈਣ ਨ ਭਾਈ ।। 

ਇਹੁ ਸਰੀਰੁ ਜਜਗੀ''ਹੈ ਇਸ ਨੌ ਜਰੁ ਪਹੁਚੈ ਆਈ ॥ (ਮੰ: 32-584) 
3. ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥ 

ਨਾਨਕ “ਜਿਉ ਮਥਨਿ ਮਾਧਾਣੀਆਂ ਤਿਉ ਮਥੇ ਧ੍ਰਮਰਾਇ ॥ (ਮੰ: 5--1425) 


1. ਬਹੁਤ ਜ਼ਿਆਦਾ 2. ਭੂਰ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ 3. ਜਿਸ ਤਰ੍ਹਾਂ ਮਥਾਨੀ ਨਾਲ 
ਦੁੱਧ-ਦਹੀ' ਰਿੜਕਿਆ ਜਾਂਦਾ ਹੈ, ਉਸੇ ਤਰ੍ਹਾਂ ਧਰਮ ਰਾਜ ਪਾਪੀਆਂ ਨੂੰ ਰਿੜਕਦਾ ਹੈ । 


250 ਗੁਰਮਤਿ ਸਿੱਾਂਰ 


4. “ਦੋਇ ਕਿਵਾੜ ਅਨਿਕ ਪੜਦੇ ਮਹਿ ਪਰਦਾਰਾ ਸੈਗਿ ਵਾਕੈ ॥ 

'ਚਿਤ੍‌ ਗੁਪਤ ਜਬ ਲੈਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥ (616) 
5. ਗੁਪਤੁ ਕਰਤਾ ਸੰਗਿ ਸੌ ਪ੍ਰਭੁ ਡਹਕਾਵਏ ਮਨੁਖਾਇ ।! 

'ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ।। (ਮ: 5--1001) 
6. “ਜਮ ਮਾਰਗ ਪੰਥੁ ਨ ਸੁਝਈ ਉਝੜ੍੍‌ ਅੰਧ ਗੁਬਾਰੋਵਾ ॥ 

“ਨਾ ਜਲੁ ਲੋਫ ਤੁਲਾਈਆ ਨਾਂ ਭੌਜਨ ਪਰਕਾਰੇਵਾ ।। 

ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥ 

“ਗਲਿ ਸੈਗਲੁ ਸਿਰਿ ਮਾਰੇ ਉਭੌ ਨਾ ਦੀਸੈ ਘਰ ਬਾਰੋ ॥। 

ਇਬ ਕੇ ਰਾਹੇ ਜੈਮਨਿ ਨਾਹੀ “ਪਛੁਤਾਣੇ ਸਿਰਿ ਭਾਰੋ ॥ 

ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥ (ਮੰ: 1--581) 
7. ਆਏ ਹੁਕਮ ਫਰੇਸਤੇ ਕ੍ਰ ਦਰਤਿ ਕੇ ਅਉਗਾਨ ॥ 

#ਤਗਸ _ਗੁਰਜਾ ਛਹਵੀਆ ਖੋਨੈ ਹਥ ਕਮਾਨ ॥ 

ਸਾਗਾਂ” ਸਿਪਝਾ ਆਤਸੀ'“ ਪਵਨ ਗਲੀ ਜੋਜੀਰ ॥ 

ਹੁਕਮੀ ਬਨ ਚਲਾਇਆ ਨਿੰਦਕ ਸਿਉ ਬੇਪੀਰ ॥ 

ਗੁਨਾਹੀ ਬਨ ਚਲਾਇਆ ਜੇਤੇ ਕੀਏ ਬੇਕਾਰ ॥ 

ਗੁਨਹਾ ਸੈਦੀ ਪੋਟਲੀ ਚੁਕ ਨ ਸਕਾ ਭਾਰ ॥ 

ਅਗੈ “ਡੂਗਰ ਧੁਂਧਲੀ ਪਿਛੇ ਸਿਰ ਜੈਦਾਰ' ॥ 

ਅਗੈ ਸਾਗਰ ਆਤਸੀ ਕਿਉ ਕਰਿ ਉਤਰਾ ਪਾਰ ॥ 

“ਕਊਏ ਮਾਰਹਿ ਸੀਸ ਚੜਿ ਵਰਖਨਿ ਜਿਉ ਐਗਿਆਰ ॥ 

ਨਾਨਕ ਕਿਥੇ ਛੁਟੀਐ ਹੁਕਮੀ ਹੋਵੇ ਮਾਰ ॥ 

“ਚਸਮੇ ਕਢੇ ਅਉਗੁਣੀ ਅੰਧਘੋਰ ਅਔਧਿਆਰੁ ॥ 

%ਕੋਨੀ ਕੋਲ ਪੀੜੀਐ "ਨਾਸੀ ਗੋਧ ਗੁਬਾਰੁ । 

4. ਅਨੇਕ ਪੜਦੇ, ਓਹਲੇ ਕਰ ਕੇ ਪ੍ਰਾਈ ਇਸਤਰੀ ਦਾ ਸੰਗ ਕਰਦਾ ਹੈ 5. ਜਦ ਧਰਮ ਰਾਜ 
ਦੇ ਕਰਿੰਦੇ ਲੇਖਾ ਮੰਗਣਗੇ ਤਾਂ ਕੌਣ ਪਰਦੇ ਪਾਵੇਗਾ !£ 6 ਆਪਣੇ ਵੱਲੋ ਗ੍ਰਪਤ ਹੋ ਕੇ, ਲੁੱਕ ਕੇ 
ਪਾਪ ਕਰਦਾ ਹੈ, ਪਰ ਦੇਖਣ ਵਾਲਾ ਪਰਮੰਸ਼ਰ ਨਾਲ ਬੈਠਾ ਹੈ 7. ਪ੍ਰਭੂ ਨੂੰ ਭੁੱਲ ਕੇ ਵਿਸ਼ੋ-ਵਿਕਾਰ 
ਕਰਦਾ ਹੈ, ਭੋਗ ਭੋਗਦਾ ਹੈ, ਜਿਨ੍ਹਾਂ ਦਾ ਫਲ ਦੇਣ ਲਈ ਜਮਦ੍ਰਤ ਇਸ ਨੂੰ ਨਰਕਾਂ ਦੇ ਸੜਦੇ ਥੰਮਾਂ 
ਨਾਲ ਲਾਉ'ਦੇ ਹਨ 8. ਜਮ-ਮਾਰਗ ਬਹੁਤ ਬਿਖੜਾ ਅਤੇ ਹਨੇਰਾ ਹੈ, ਉਸ ਵਿੱਚ ਕੁਝ ਵੀ ਨਜ਼ਰ 
ਨਹੀ' ਆਉਦਾ 9. ਓਥੇ ਨਾ ਪਾਣੀ ਹੈ, ਨਾ ਕਪੜੇ, ਨਾ ਕਈ ਤਰ੍ਹਾਂ ਦੇ ਮੁਕਵਾਨ 10. ਗਲ ਵਿੱਚ 
ਸੰਗਲ ਹ੍ਰੈਦਾ ਹੈ, ਸਿਰ ਉੱਤੇ ਡੰਡੇ ਪੈਂਦੇ ਹਨ 11. ਸਿਰ ਉੱਤੇ ਪਾਪਾਂ ਦਾ ਭਾਰ ਚੁੱਕਿਆ ਹੂੰਦਾ ਹੈ 
ਅਤੇ ਬਾਰ-ਬਾਰ ਪਛਤਾਉ'ਦਾ ਹੈ 12. ਜਮਦੂਤ ਕਈ ਤਰ੍ਹਾਂ ਦੇ ਹਥਿਆਰਾਂ ਨਾਲ ਸਜ਼ਾਵਾਂ ਦਿੰਦੇ ਹਨ 
13. ਬਰਛੀਆਂ 14. ਅੱਗਾਂ 15. ਹਨੇਰਾ ਰਸਤਾ 6. ਜਮਦੂਤ !7. ਅੱਗ ਦਾ ਸਮ੍ਰੰਦਰ 18. ਕਾ ਸ਼ਿਰ 
ਉੱਤੇ ਣ੍ਰੰਗੈ ਮਾਰਦੇ ਹਨ ਅਤੇ ਅੱਗ ਦੇ ਐਗਿਆਰ ਵਰ੍ਹਦੇ ਹਨ 9. ਪਾਪੀਆਂ ਦੀਆਂ ਅੱਖਾਂ ਕੱਢੀਆਂ 
ਜਾਂਦੀਆਂ ਹਨ 20. ਕੌਹਲੂ ਵਿੱਚ ਪੀੜਿਆ ਜਾਂਦਾ ਹੈ 31. ਨਾਸਾਂ ਗੈਦ ਨਾਲ ਭਰ ਜਾਂਦੀਆਂ ਹਨ । 


ਨਕਕਾਂ ਦੇ ਦੁੱਖ 951 


“ਜੀਭ ਕਟਾਏ ਕਉਲ ਸਿਰ ਸਚ ਵਿਸਾਰਨਹਾਰੁ ॥ 
. ਕੌਂਪਰ”” ਉਤੇ ਢਾਢੜੀ ਜਲਦੀ ਕਰੇ ਪੁਕਾਰ ॥ 
ਤ੍ਰਿਸਨਾ ਰਖ ਨ ਸਕਏ ਬੋਪੀਰਾ ਗਾਵਾਰੁ ॥ 
ਅਉਗਣ ਗੁਣੀ ਬਖਸੀਅਨ ਨਾਨਕ ਸੋਈ ਸਾਰ ॥ 
“ਜਿਉ ਤਿਲ ਤਾਵਨ ਪੀੜੀਐ ਪਿਜੇ ਤੇਦ ਚੜਾਇ ॥ 
ਕਾਗਲ ਵਾਗੀ ਕੁਟੀਆ ਮੁਗਲੀਏ ਇਸਕੋ ਚੜਾਇ ॥ 
ਲੋਹੇ ਵਾਗੂ ਤਾਈਐ “ਭਖੇ ਤੇ _ਬਿਲਲਾਇ ॥ 
“ਜੈਨੀ ਪਕੜ ਚਲਾਈਐ ਅਹਿਰਣ ਸਿਰ ਵੀਚਾਰ ॥ 
ਘਨੀਅਰ ਸਾਰੇ ਤਿਤ ਤਾਲ ਜਿਉ ਕ੍ਹੈ ਲੁਹਾਰ ॥ 
ਨਾਨਕ ਸਚੇ ਨਾਮ ਥਿਨ ਨ ਉਰਿਵਾਰਨ ਪਾਰ ॥ 
“੍ਰੈਰੀ ਕੇਡੇ ਸਾਰਦੇ ਸਿਰ ਤਪੈ ਅਕਾਸ ॥ 
%ਪਾਤਾਲਹੁ ਪਤਿ ਉਤਰੇ ਪਰ ਤਿਯਾ ਰਤਾ ਮਾਸ ॥ 
%ਬ੍ਰਮਾ ਨਾਲ ਲਗਾਈਐ ਕੋਇ ਨ ਆਵੈ ਪਾਸ ॥। 
ਭੀ ਫਿਰ ਲਾਇ ਵਿਛੋੜੀਐ ਤੋਬਾ ਕਰੇ ਫਰੀਆਦ ॥ 
%ਆਉਗਣਆਰੇ ਨਾਨਕਾ ਸੋਭ ਕੌਈ ਵਾਦ । 

ਭਠੀ ਐਦਰਿ ਪਾਈਆ ਮਿਲੀ ਅਗਨ ਜਲਾਇ ॥ 
ਬਾਲੂ ਰੇਤ ਭਖਾਈਆ ਵਿਚੈ ਅਗਨ ਸਲਾਇ ॥ 
ਅੰਦਰਿ ਭੁਜੈ ਧਾਣ ਜਿਉ ਤੜਫੇ ਤੇ ਬਥਿਲਲਾਇ ॥ 
ਆਪਿ ਬਖਸੇ ਨਾਨਕਾ ਕਿਸ ਨੋ ਕਹੀਐ ਜਾਇ ॥ 
“ਦਿਖ ਜਿਵੇ ਰਸ ਕਢੀਐ ਸਭ ਸਿਰ ਆਈਆਂ ਭਾਰ ॥ 
ਖਾਣਾ ਪੀਣਾ ਪਖੈਨਣਾ ਮਨ ਕੀ ਖੁਸ਼ੀ ਖੁਆਰ ॥ 


22. ਸੱਚ ਵਿਸਾਰਨ ਵਾਲਿਆਂ, ਭਾਵ ਝੂਠ ਬੌਲਣ ਵਾਲਿਆ ਦੀਆਂ ਜੀਭਾਂ ਕੱਟੀਆਂ 
ਜਾਂਦੀਆਂ ਹਨ 23. ਸਿਰ 24. ਜਿਸ ਤਰ੍ਹਾਂ ਤਿਲ ਪੀੜੇ ਜਾਦੇ ਹਨ, ਰੂੰ _ਪਿੰਜਿਆ ਜਾਂਦਾ ਹੈ, ਕਾਗ਼ਜ਼ 
ਦਾ ਮਲੀਦਾ ਬਣਾਇਆ ਜਾਂਦਾ ਹੈ, ਇਸੇ ਤਰ੍ਹਾਂ ਇਹਨੂੰ ਮੂੰਗਲੀਆਂ ਨਾਲ ਕੁੱਟਿਆ ਜਾਂਦਾ ਹੈ 35. ਜਦ 
ਤਪਦਾ ਹੈ ਤਾਂ ਚੀਕਦਾ ਹੈ 26. ਸੰਨ੍ਹੀਂ ਨਾਲ ਫੱੜ ਕੇ ਅਹਿਰਣ ਉੱਤੇ ਮਾਰਿਆਂ ਜਾਂਦਾ ਹੈ 27. ਪੈਰਾਂ 
ਵਿੱਚ ਲੌਹੇ ਦੇ ਕੰਡੇ, ਭਾਵ ਤਿੱਖੀਆਂ ਮੌਖਾਂ ਹੁੰਦੀਆਂ ਹਨ ਅਤੇ ਸਿਰ ਉੱਤੋਂ ਤਪਦਾ ਆਕਾਸ਼ ਫ੍ਰੈਦਾ ਹੈ 
28. ਪਰਾਈ ਇਸਤਰ) ਦਾ ਸੰਗ ਕਰਨ ਦੀ ਇਹ ਸਜ਼ਾ ਹੈ ਕਿ ਇਸ ਦੀ ਬੁਰੀ ਤਰ੍ਹਾਂ ਬੋਇਜ਼ਤੀ ਕੀਤੀ 
ਜਾਂਦੀ ਹੈ 39. ਬਾਰ-ਬਾਰ ਸੜਦੇ ਥੰਮਾਂ ਨਾਲ ਲਾਉ'ਦੇ-ਹਟਾਉ'ਦੇ ਹਨ ਅਤੇ ਇਹ ਹਾਲ”ਦੁਹਾਈ 
ਪਾਉ'ਦਾ ਅਤੇ ਤੌਬਾ ਕਰਦਾ ਹੈ 30. ਜਿੰਨੋ ਵੀ ਪਾਪ ਕਰਨ ਵਾਲੋਂ ਹਨ, ਮੁਸੀਬਤ ਨੂੰ ਫੜੇ ਜਾਂਦੇ ਹਨ 
81. ਜਿਵੇ' ਗੋਨਾ ਪੀੜਿਆਂ ਜਾਂਦਾ ਹੈ । 


253 ਗੁਰਮਤਿ ਜਿੱਧਾਂਤ 


ਭਲਾ 


ਮਨ ਥੋਂ' ਲੇਖਾ ਮੰਗੀਐ ਜਿਨ ਕੀਤਾ ਵਾਪਾਰ ।1 

ਹਥਾ ਪੈਰਾ ਚਾਕਰੀ ਕਹਿ ਫਰਮਾਈ ਕਾਰ ॥ 

ਜੀਭ ਪੁਕਾਰੇ ਦਰ ਖੜੀ ਚਖਿ ਚਖਿ ਸਾਦ ਵਿਕਾਰੁ ॥ 

ਕੈਨ ਦੇਣ ਉਗਾਹੀਆ ਮਨ ਝੂਠਾ ਕੁੜਿਆਰੁ ।1 

ਨਾਸਾ ਲੋਇਣ” ਮੁਕਰੇ ਅਧੇ ਦੈ ਸਿਰ ਮਾਰੁ । 

ਇੰਦਰੀ ਸਭ ਜਗ ਮੌਹਿਆ ਬਧਾ ਜਮ ਦੁਆਰ ॥ 

ਰਲ ਕਰਿ ਵਿਧਨ ਸੁਟਿਆ ਆਰਣ ਜਿਉ ਲੁਹਾਰ ॥ 

ਨਾਨਕ ਸਤਿਗੁਰ ਸਹਜਨ ਭੋਟਿਆ ਨ ਉਰਵਾਰ ਨ ਪਾਰ ॥ 

ਸਤਰ ਵੇਰਾਂ ਰੇਤੀਐ ਪੀਰ ਜਿਵੈ ਕਲਬੂਤ ।। 

ਸੋਨੇ ਵਾਗੀ ਢਾਲੀਐ ਸਹਜੇ ਇਹ ਕੋਮ ਕੀਤੁ ।। 

ਘੋੜੇ ਵਾਂਗ ਫੁਲਾਈਆ ਅਜਗਰ” ਜੀਨ ਸੁਹਾਇ ।। 

ਨਾਨਕ ਬਧਾ ਕਾਲ ਕਾ” ਫਿਰ ਫਿਰ ਆਵੇ ਜਾਇ 11 

ਜਲਿ ਥਲਿ ਦੁਸਮਨ ਕੇਤੜੇਂ ਵਣ ਤਿ੍‌ਣ ਮਾਰਣਹਾਰੁ ।। 

ਘਰਿ ਘਰਿ ਵੈਰੀ ਨਾਨਕਾ ਸਚੀ ਸੁਰਤ ਅਪਾਰੁ ।। 

#ਤ੍ਰੇਜਮ ਜੋਹਿਨ” ਲੋਇਣੀ ਰਕਤ ਨੌਤ੍ਰ ਵਿਕਰਾਲ ।। 

$$=ਰੁ ਜਗ ਤਿਨਕਾ ਭਖ ਹੈ ਨਿਰਦਇਆ ਜਮਕਾਲ ।। 

ਨਾਨਕ ਪਕੜਿ ਚਲਾਇਆ ਹੁਕਮੀ ਹੁਕਮ ਵੀਚਾਰਿ ॥ 

ਇਹ ਤਨ ਆਗੇ ਤਰ ਖਸਮ ਤੂ ਰਖਹਿ ਤੂ ਮਾਰਿ ।। 

ਮਾਤ ਪਿਤਾ ਨ ਬੋਧਪੋ ਨ ਬਈਅਰ ਨ ਵੀਰ ।। 

ਨ ਸੁਤ” ਨ ਲਖਮੀ“ “ਕਿਉਕਰਿ ਬੋਧਾ ਧੀਰ ॥ 

ਨ ਤਰਗਸ”? ਨ ਧਨਖੜੇ ਨ ਸਿਪਰ ਤਲਵਾਰ ॥ 

“ਤੁਪੈ ਕੜਾਹਾ ਅਹਿਨਿਸੀ ਦੇਖਹੁ ਗੁਰ ਵੀਚਾਰ 11 
8. ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ, ਤਿਥੈ ਅਵਰੁ ਨ ਕੋਈ ਜੀਉ ਇਕੇਲਾ । 

ਜਿਨ ਜੀਜਾ ਜਲ ਸਦ ਸਜ ਬੀ ਮਨਮੁਖਤਾਈ ਹੈ ।। 

(ਮੰ: 1--1026) 

ਦਰ ਮੰਗਿਆ ਜਾਂਦਾ ਹੈ ਕਿਉਕਿ ਸਰੀਰ ਦੇ ਅੰਗਾਂ ਨੇ ਤਾਂ ਇਸ ਦਾ ਹੁਕਮ 
ਹੀ ਮੰਨਿਆ ਹੁੰਦਾ ਹੈ ਅਤੇ ਸਾਰੇ ਅੰਗ ਇਸਦੇ ਖ਼ਲਾਫ਼ ਉਗਾਹੀਆਂ ਦਿੰਦੇ ਹਨ ਕਿ ਇਸ ਨੇ ਕਿਹੜੇ-ਕਿਹੜੇ 
ਪਾਪ ਕੀਤੇ ਸਨ 33. ਅੱਖਾਂ 34. ਸੱਪ 35. ਕਾਲ ਦਾ ਬੈਨ੍ਹਿਆ ਹੋਇਆ 36. ਜਮ ਲੁੱਟਦੇ ਹਨ 
37. ਉਨ੍ਹਾਂ ਦੀਆਂ ਅੱਖਾਂ ਵਿੱਚ ਲਹੂ ਉੱਤਰਿਆ ਰੂਰੈਦਾ ਹੈ ਅਤੇ ਬਹੁਤ ਡਰਾਉਣੀਆਂ ਲੱਗਦੀਆਂ 
ਹਨ 38. ਸਾਰਾ ਜੱਗ ਉਨ੍ਹਾਂ ਦਾ ਖਾਜਾਂ ਹੈ 39. ਪ੍ਰੱਤਰ 40. ਪੈਸਾ, ਦੌਲਤ ੪1. ਕਿਸ ਤਰ੍ਹਾਂ ਹੌਸਲਾ 
ਕਰਾਂ 42. ਤਰਕਸ਼ ੪3. ਰਾਤ-ਦਿਨ ਕਝ੍ਹਾੜਾ ਤਪਿਆ ਰਹਿੰਦਾ ਹੈ 4੬. ਅੱਗ ਦਾ ਦਰਿਆਂ ੪5. ਮਨਮੁਖ 
ਉਸ ਵਿੱਚ ਪੈ ਕੇ ਸੜ ਜਾਂਦੇ ਹਨ । ਰ੍ 


ਉੰ ਤਰ-ਪਸ਼ਨ 

ਇਸ ਸਿਰਲੇਖ ਹੇਠ ਗੁਰੂ ਸਾਹਿਬਾਨ ਅਤੇ ਹੌਰ ਸੰਤਾਂ-ਭਗਤਾਂ ਦੀ ਅਜਿਹੀ 
ਬਾਣੀ ਇਕੱਤਰ ਕੀਤੀ ਗਈ ਹੈ ਜਿਹੜੀ ਉੱਤਰ-ਪ੍ਰਸ਼ਨ ਦੇ ਰੂਪ ਵਿੱਚ ਹੈ । ਪਹਿਲੇ 
ਦੌਹੇ ਜਾਂ ਸ਼ਲੌਕ ਵਿੱਚ ਕਿਸੇ ਪਰਮਾਰਥੀ ਪ੍ਰਸ਼ਨ ਜਾਂ ਸ਼ੈਕੇ ਦਾ ਸੈਕੇਤ ਮਿਲਦਾ ਹੈ ਅਤੇ 
ਦੂਜੇ ਦੋਹੇ ਜਾਂ ਸ਼ਲੋਕ ਵਿੱਚ ਉਸ ਦਾ ਉੱਤਰ ਹੈ । ਇਸ ਪ੍ਰਸ਼ਨੌਤਰੀ ਸ਼ੈਲੀ ਵਿੱਚ 
ਗੁਰੂ ਸਾਹਿਬਾਨ ਤੇ ਹੋਰ ਮਹਾਤਮਾਂ ਨੇ ਪਰਮਾਰਥ ਦੇ ਅਤੀ ਡੂੰਘੇ ਅਤੇ ਮਹੱਤਵਪੂਰਨ 
ਮਸਲਿਆਂ ਦੀ ਬਹੁਤ ਸਰਲ ਤੋਂ ਸੁਖੈਣ ਰੂਪ ਵਿੱਚ ਵਿਆਖਿਆ ਕੀਤੀ ਹੈ, ਜੋ 
ਜਗਿਆਸੂਆਂ ਤੇ ਸਾਧਕਾ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ । 


1. “ਕਬੀਰ ਮੁਕਤਿ ਦੁਆਰਾ ਸੈਕੂੜਾ ਰਾਈ ਦਸਵੇ ਭਾਇ ॥ 

“ਮਨੁ ਤਉ ਮੈਗਲ ਹੋਇ ਰਹਾ ਨਿਕਸਿਆ ਕਿਉਕਰਿ ਜਾਇ ॥ 

“ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ 

“ਮੁਕਤਿ ਦੁਆਰਾ ਮੌਕਲਾ ਸਹਜੇ ਆਵਉ ਜਾਉ ॥ 

ਨਾਨਕ ਮੁਕਤਿ ਦੁਆਰਾ ਅਤਿ ਨੀਕਾਂ` 'ਨਾਨ੍ਹਾ ਹੋਇ ਸੁ ਜਾਇ ॥ 

“ਹਉਮੈ ਮਨੁ ਅਸਥੂਲੁ ਹੈ ਕਿਉਕਰਿ ਵਿਚੁਦੇ ਜਾਇ ॥ 

ਸਤਿਗੁਰ ਮਿਲਿਐ ਹਉਮੈ ਗਈ “ਜੋਤਿ ਰਹੀ ਸਭ ਆਇ ॥। 

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥ __ (ਕਬੀਰ, 509) 
2. ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ 

''ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋਂ ।। 

“ਘਟਿ ਘਟਿ ਬੇਸਿ ਨਿਰਤਰਿ ਰਹੀਐ ਚਾਲਹਿ ਸਤਿਗੁਰ ਭਾਏ ।। 

“ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥ 

ਆਸਣਿ ਬੈਸਣਿ ਥਿਰੁ ਨਾਰਾਇਣ ਐਸੀ ਗੁਰਮਤਿ ਪਾਏ ॥ 

ਗੁਰਮੁਖਿ ਬੁਝੈ ਆਪੁ ਪਛਾਣੈ ਸਚੇ ਸਚਿ ਸਮਾਏ ॥ (ਮ: 1--938) 

1. ਮੁਕਤੀ ਦਾ ਰਾਹ ਬਹੁਤ ਭੀੜਾ ਹੈ, ਰਾਈ ਤੋ ਦਸਵਾਂ ਹਿੱਸਾ ਬਾਰੀਕ ਹੈ 2. ਹਾਥੀ ਹੋ ਚੁੱਕਾ 
ਮਨ ਇਸ ਵਿੱਚੋਂ' ਕਿਵੇ` ਗੁਜਰ ਸੱਕਦਾ ਹੈ 3. ਜੇ ਸਤਿਗੁਰੂ ਪ੍ਰਸੈਨ ਹੋ ਕੇ ਦਇਆ ਕਰ ਦਵੇ 4. ਤਾੰ 
ਮੁਕਤੀ ਦਾ ਰਸਤਾ ਖੁਲ੍ਹ ਜਾਂਦਾ ਹੈ ਅਤੇ ਇਸ ਵਿੱਚੋ ਲੰਘਣਾ ਆਸਾਨ ਹੋ ਜਾਂਦਾ ਹੈ 5. ਬਾਰੀਕ 
6. ਨ੍ਨਾ, ਛੋਟਾ ਹੋਏ ਤਾਂ ਹੀ ਲੰਘ ਸਕਦਾ ਹੈ 7. ਮੰਨ ਹਉਸੈ ਕਾਂਰਨ ਮੌਟਾ ਹੋਇਆ ਹੋਇਆ ਹੈ 8. ਮਨ 
ਪ੍ਰਭੂ ਦੇ ਪ੍ਰਕਾਸ਼ ਨਾਲ ਭਰ ਗਿਖਾ 9. ਜੌਗੀ ਪੁੱਛਦੇ ਹਨ ਹੋ ਬਾਲਕ ! ਤੂੰ ਕਿੱਥੇ ਰਹਿੰਦਾ ਹੈ', ਕਿੱਥੋ 
ਆਇਆ ਹੈ', ਕਿੱਥੇ ਜਾਵੇਂਗਾ $ !0. ਹੈ ਬੈਰਾਗੀ ! ਤੇਰਾ ਰਸਤਾ ਕੀ ਹੈ ? 11 ਜੋ ਸਭ ਵਿੱਚ ਵੱਸਦਾ 
ਹੈ, ਅਜੀ' ਉਸ ਵਿੱਚ ਵੱਸੇ ਹੋਏ ਹਾਂ ਅਤੇ ਸਤਿਗੁਰੂ ਦੇ ਹੁਕਮ ਵਿੱਚ ਚੱਲਦੇ ਹਾਂ 12. ਉਸ ਦੇ ਹੁਕਮ 
ਨਾਲ ਜਗਤ ਵਿੱਚ ਆਏ ਹਾਂ, ਹੁਕਮ ਨਾਲ ਜਾਵਾਂਗੇ ਅਤੇ ਸਦਾ ਉਸ ਦੇ ਹੁਕਮ ਵਿੱਚ ਹੀ 
ਰਹਿੰਦੇ ਹਾਂ । 


254 ਗੁਰਮਤਿ ਸਿੱਧਾਂਤ 


3. ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ ॥ 
“ਕਾਹੇ ਡੀਪਹੁ ਛਾਇਲੈ ਰਾਮ ਨ ਲਾਵਹੁ ਚੀਤ ॥ 
ਨਾਮਾ ਕਹੈ ਤਿਲੌਚਨਾ ਮੁਖ ਤੇ ਰਾਮੁ ਸੈਮਾਲਿ ॥ 
“ਹਾਬ ਪਾਉ ਕਰਿ ਕਾਮੁ ਸਭੁ ਚੀਤੁ ਨਿਰੋਜਨ ਨਾਲਿ ॥ (ਕਬੀਰ, 1375) 


4. ਫਰੀਦਾ ਕਾਲ?” ਜਿਨੀ ਨ ਰਾਵਿਆ ਧਉਲੀ ਰਾਵੇ ਕੋਇ ॥ 

“ਕਰਿ ਸਾਂਈ ਸਿਉ ਪਿਰਹੜੀ ਰੰਗੁ 'ਨਵੇਲਾ ਹੋਇ ।। 

ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੌ ਚਿਤਿ ਕਰੇ ॥ 

ਆਪਣਾ ਲਾਇਆ ਪਿਗਮੁ'! ਨ ਲਗਈ ਜੋ ਲੋਚੈ ਸਭੁ ਕੋਇ ॥ 

ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥ __(ਫਗੀਦ, 1378) 
5. ਫਹੀਦਾ ਰਤੀ ਰਤ ਨ ਨਿਕਲੌ ਜੇ ਤਨੁ ਚੀਰੇ ਕੋਇ ॥ 

ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥ 

ਇਹੁ ਤਨੁ ਸਭੋ ਰਤੁ ਹੈ ਰਤ ਬਿਨੁ ਤੋਨ ਨ ਹੋਇ ।। 

ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ।। 

ਭੈ ਪਇਐ ਤਨੁ ਖੀਣੁ ਹੇਇ ਲੌਭੂ ਰਤੁ ਵਿਚਹੁ ਜਾਇ ॥ 

ਜਿਉ ਬੈਸੈਤਰਿ? ਧਾਤ ਸੁਧੁ ਹੋਇ ਤਿਉ ਹਰਿ ਕਾ ਭਉ 

ਦੁਰਮਤਿ ਮੈਲੁ ਗਵਾਇ ॥ 

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੋਗੁ ਲਾਇ ॥ (ਫਰੀਦ, 1380) 
6. ਫਰੀਦਾ ਪਾੜਿ ਪਟੋਲਾ” ਧਜ'ਕਰੀ ਕੇਬਲੜੀ ਪਹਿਰੇਉ ॥ 

ਜਿਨੀ ਵੇਸੀ ਸਹੁ ਮਿਲੈ ਸੋਈ ਵੇਸ ਕਰੇਉ ॥ 

ਕਾਇ ਪਟੋਲਾ ਪਾੜਤੀ ਕੇਬਲੜੀ ਪਹਿਰੇਇ ॥ 

ਨਾਨਕ ਘਰ ਹੀ ਬੋਠਿਆ ਸਹੁ ਮਿਲੇ ਜੇ ਨੀਅਤਿ ਰਾਸਿ ਕਰੇਇ ॥ (1383) 





13 ਤ੍ਰ ਕਪੜੇ ਕਿਉ" ਠੌਕਦਾ ਜਾਂ ਰੰਗਦਾ ਹੈ' ਅਤੇ ਮਨ ਨੂੰ ਰਾਮ ਵਿੱਚ ਕਿਉ” ਨਹੀ 
ਲਾਉ'ਦਾ $ 14. ਤ੍ਰੰ ਹਥਾਂ-ਪੌਰਾਂ ਨਾਲ ਸੰਸਾਰ ਦੇ ਸਾਰੇ ਕੇਮ-ਕਾਜ ਕਰ ਅਤੋਂ ਧਿਆਨ ਸਦਾ ਪ੍ਰਭੂ ਵਿੱਚ 
ਰੱਖ 15. ਜਿਨ੍ਹਾਂ ਨੇ ਕਾਲੀ ਦਾੜ੍ਹੀ ਸਮ. ਭਾਵ ਜੁਆਨੀ ਸਸਮੇ' ਪ੍ਰਭੂ ਨੂੰ ਨਾ ਸਿਮਰਿਆ, ਉਨ੍ਹਾਂ ਨੇ ਚਿਟੀ 
ਦਾੜ੍ਹੀ, ਭਾਵ ਬੁਢਾਪੇ ਸਮੋ" ਉਸ ਨੂੰ ਕੀ ਸਿਮਰਨਾ ਹੈ 16. ਉਸ ਪ੍ਰਭੂ ਨਾਲ ਪਿਆ . ਕਰ 17. ਨਵਾਂ, 
ਸੱਜਰਾ 18. ਪ੍ਰੰਮ ਆਪਣਾ ਕੀਂਤਾ ਨਹੀ' ਹੁੰਦਾ 19. ਅਗਨੀ 20. ਵਸਤਰ 21. ਲੀਰਾਂ, ਕਹਿ ਰਹੋਂ 
ਹਨ ਕਿ ਕਪੜੇ ਪਾੜ ਕੇ ਲੀਰਾਂ ਕਰ ਲਵਾਂ ਅਤੇ ਕੌਬਲੀ ਪਾ ਲਵਾਂ (ਦਰਵੇਸ਼, ਫ਼ਕੀਰ ਬਣ ਜਾਵਾਂ) 
ਜੋ ਇਸ ਤਰ੍ਹਾਂ ਕਰਨ ਨਾਲ ਪ੍ਰਝੂ ਮਿਲ ਜਾਂਵੇ । 


੨ ਇੱਡੋ ` 
ਰੂੰ ਹੰਹ"ਪ੍ਰੀਜ਼ਨ ਤੱ 


7. ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆਂ ਮਤੁ ॥ 

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਢੈ ਕੇਤੁ ॥ 

ਨਿਵਣੁ ਸੁ ਅਖਰੁ ਖਵਣੂ” ਗੁਣੁ ਜਿਹਥਾ ਮਣੀਆਂ ਮੰਤ ॥ 

ਏ ਤ੍ਰੇ ਭੈਣੇ ਵੇਸ ਕਰਿ ਤਾਂ ਵਸਿ ਆਫੀ ਕੌਤੁ । (ਫਰੀਦ, 1384) 
8. ਦੁਰਜਨ ਤੂ ਜਲੁ ਭਾਹੜੀ”' ਵਿਛੋੜੇ ਮਰਿ ਜਾਹਿ ॥ 

ਕੇਤਾ ਤੂ ਸਉ ਸੇਜੜੀ “ਮੈਡਾ ਹਭੋ ਦੁਖੁ ਉਲਾਹਿ ॥ 

ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥ 

ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥ __(ਮ: 5--1094) 
9. ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥ 

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੈਤਹ ਸੈਗਿ ਉਧਾਰੀ ॥ (ਮ: 5--1120) 
10. ਹਉ ਜਾਇ ਪੁਛਾ “ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ।। 

ਮੈ ਉਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ 

ਸਭੁ ਮਨੁ ਤਨੁ ਜੀਉ ਕਰਹੁ ਹਰਿਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ 

ਆਪਨੜਾ ਪ੍ਰਭੁ ਨਦਰਿ ਕਰਿ ਦੇਖੋ ਨਾਨਕ ਜੋਤਿ ਜੋਤੀ ਰਲੀਐ ।। (ਮ:4,561) 


_ 22. ਥਿਹੜਾ ਮੀਆਂ, ਰਤਨਾਂ ਵਰਗਾ ਕੀਮਤੀ ਮੰਤਰ ਅਪਣਾਫਾਂ 23. ਖਿਮਾ 24. ਜੀਭ ਦੀ 
ਮਿਠਾਲ ਉਹ ਕੀਮਤੀ ਮੰਤਰ ਹੈ 23. ਅੱਗ ਵਿੱਚ 36. ਮੌਰਾ ਸਾਂਰਾਂ ਦੁੱਖ ਦੂਭ ਕਰ ਦੇ 27. ਚੈਗੇ 
ਭਾਗਾਂ ਵਾਲੀਆਂ ਸੂ ਹਾਗਣਾਂ । 


ਮਸਤ 

ਹੇਠਾਂ ਬਾਣੀ ਦੇ ਕੁਝ ਫੁਟਕਲ ਪ੍ਰਮਾਣ ਦਿੱਤੇ ਗਏ ਹਨ । ਇਹ ਪਰਮਾਰਥ 
ਸੰਬਧੀ ਕਈ ਵਿਸ਼ਿਆਂ ਉੱਤੇ ਪ੍ਰਕਾਸ਼ ਪਾਉ”ਦੇ ਹਨ । ਇਨ੍ਹਾਂ ਦਾ ਬਲ ਜੀਵ 
ਨੂੰ ਸੱਚੀ ਜੀਵਨ-ਜੁਗਤ ਸਿਖਾਉਣ ਉੱਤੋਂ ਹੈ । ਇਨ੍ਹਾਂ ਪ੍ਰਮਾਣਾਂ ਵਿੱਚ ਮਨੁੱਖਾ ਜਨਮ 
ਮਿਲਣ ਦੇ ਅਸਲ ਉਦੇਸ਼; ਸੱਚੇ-ਗ੍ਰਿਹਸਤੀ ਅਤੇ ਸੱਚੇ ਤਿਆਗੀ ਦੇ ਗੁਣ; ਸੱਚੇ ਜੋਗੀ, 
ਸੱਚੇ ਵੈਸ਼ਨੋ, ਸੱਚੇ ਬ੍ਰਾਹਮਣ, ਸੱਚੇ ਹਿੰਦੂ ਅਤੇ ਸੱਚੇ ਮੁਸਲਮਾਨ ਦੇ ਗੁਣ ਬਿਆਨ 
ਕੀਤੇ ਗਏ ਹਨ । ਜਿਹੜੇ ਸ਼ੁਭ ਗੁਣ ਜੀਵ ਨੂੰ ਧਾਰਨ ਕਰਨੇ ਚਾਹੀਦੇ ਹਨ ਅਤੇ 
ਜਿਨ੍ਹਾਂ ਅੰਗੁਣਾਂ ਦਾ ਉਸ ਨੂੰ ਤਿਆਗ ਕਰਨਾ ਚਾਹੀਦਾ ਹੈ, ਉਨ੍ਹਾਂ ਦਾ ਵਰਣਨ ਹੈ । 
ਇਸ ਤੋ" ਬਿਨਾ ਕਲ ਜੁਗ ਵਿੱਚ ਫਲੀ ਭੂਤ ਹੋਣ ਵਾਲੀ ਸੱਚੀ ਕਰਨੀ, ਨਾਮ 
ਸਤਿਗੁਰੂ, ਹੁਕਮ, ਭਾਣੇ, ਦਇਆ-ਮਿਹਰ ਅਤੇ ਸਤਿ-ਸੈਗਤ ਦੀ ਮਹਿਮਾ ਵਾਲੋਂ 
ਪ੍ਰਸੈਗ ਵੀ ਸ਼ਾਮਲ ਹਨ । 


1. ਏਕੋ ਨਿਹਚਲ ਨਾਮਧਨ ਹੋਰੁ ਧਨ ਆਵੈ ਜਾਇ ॥ 

ਇਸੁ ਧਨ ਕਉ ਤਸਕਰੁ' ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥। 

ਇਹੁ ਹਰਿਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥ 

ਪੁਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥ 

ਧਨੁ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧਨੁ ਖਟਿਆ ਆਇ ॥ _(ਮ: 3-511) 
2. ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥ 

ਜਤੁ ਸੈਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿਨਾਮਾ ॥ 

ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥ 

ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥ (511) 
3. “ਚਹੁ ਜੂਗੀ ਕਲਿ ਕਾਲੀ ਕਾਂਢੀ! ਇਕ ਉਤਮ ਪਦਵੀ ਇਸੁ ਜੁਗ ਮਾਹਿ । 

ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥ 

ਨਾਨਕ ਗੁਰਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ 

ਹਰਿ ਭਗਤੀ ਮਾਹਿ ਸਮਾਹਿ ॥ (ਮੰ: %--651) 

4. ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ 

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥ (ਮ: 9--632) 


ਅਘ 
੯ 
ੱ 0੧੧ ਨ, % ਨਨ ਨਨਰਨਆਨਲਪ=ਅਆਖਨਪਪਲਖਲਘ===ਮ== ਪਖ ਚ ਰੇ 


1. ਠੱਗ ਲੁਟੇਰੇ 2. ਚਹੈ ਜਗਾ ਵਿੱਚੋਂ ਕਲਜੁਗ ਨੂੰ ਕਲੰਕ (ਕਾਲਖ) ਵਾਲਾ ਕਿਹਾ ਜਾਂਦਾ ਹੈ 
5. ਇਸ ਜੂਗ ਵਿੱਚ ਵੀ ਇੱਕ ਉੱਤਮ ਪਦਵੀ ਹੈ ੪. ਵਾਰੀ, ਅਵਸਰ । 


ਮਿਜ੍ਤ 957 


5. ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥ 
- ਪੂਰੈ ਭਾਗਿ ਸਤਿਗੁਰੁ ਮਿਲੈ ਹਰਿਨਾਮੁ ਧਿਆਇ ॥ (ਮ: 3--565) 
6. ਕਉਡੀ ਬਦਲੈ ਜਨਮੁ ਗਵਾਇਆ 'ਚੀਨਸਿ ਨਾਹੀ ਆਪੈ ॥ 
, ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੋਤਾਪੈ ॥ __(ਮ: 3--753) 
?. ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ।। “ 
ਤਿਸੁ ਵਿਣੁ ਸਭੁ ਅਪਵਿਤ ਹੈ ਜੇਤਾ ਪਹਿਨਣ ਖਾਣ ॥ (ਮ: 1--16) 
8 'ਮਾਣਸ ਜਨਮੁ ਪੁਨਿ ਕਰਿ ਪਾਇਆ ਬਿਨੁ ਨਾਵੇ ਧ੍ਰਿਗ੍‌ ਧ੍ਰ੍‌ਗਰ ਬਿਰਥਾ ਜਾਈ ॥ 
ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮਖਿ ਪਾਈ ।(493) 
9 ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗ ਸਗਲੋ ਧੈਧਾ ॥ 
ਕਹਿ ਕਬੀਰ ਇਕ ਰਾਮਨਾਮ ਬਿਨ ਇਆ ਜਗੁ ਮਾਇਆ ਅੰਧਾ ॥ _(338) 
10 ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥ 
ਜੈਸੀ ਨਦਰਿ ਕਰਿ ਦੇਖੋ ਸਚਾ ਤੈਸਾ ਹੀ ਕੋ ਹੋਇ ।। (ਮ: 3--66) 
11. ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਵਾਸ ॥ 
ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥(ਮ: 5--496) 
12. ਜਾਂਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੈ ਹਉਮੈ ਮਾਰੀ ॥ 
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ (599) 
13. ਜਿਉ ਜਲ ਮਹਿ ਕਮਲੁ ਅਲਿਪਤੋ ਵਰਤੇ ਤਿਉ ਵਿਚੇ ਗਿਰਹ ਉਦਾਸੁ ॥ 
ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ "ਗ੍ਰਣਤਾਸੁ ।। 
(ਮੱ: 3--949) 
14. ਬਨਹਿ' ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰੁ ॥ 
ਜਿਹ ਘਰੁ ਬਨੁ ਸਮਸਰਿ” ਕੀਆ ਤੇ ਪੂਰੇ ਸੈਸਾਰ ।। (ਕਬੀਰ, 1103) 
15. “ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗ੍ ।। 
“ਬੈਰਾਗੀ ਬੋਧਨੁ ਕਰੈ ਤਾ ਕੋ ਬਡੋਂ ਅਭਾਗ੍ਰ ॥ ( ਕਬੀਰ, 1377) 
16. ਸੋ “ਗਿਰਹੀ ਜੋ ਨਿਗ੍ਹੁ ਕਰੇ ॥ ਜਪੁ ਤਪੁ ਸੈਜਮੁ ਭੀਖਿਆ ਕਰੇ ॥ 


5. ਆਪੋ ਦੀ ਪਛਾਣ ਨਹੀ` ਕਰਦੇ 6. ਬਹੁਤ ਸ਼ੁਭ ਕਰਮਾਂ ਕਾਰਨ ਮਨੁੱਖਾ ਜਨਮ ਮਿਲਿਆ 
ਹੈ, ਬਿਨਾ ਨਾਮ ਦੀ ਕਮਾਈ ਦੇ ਇਹ ਧ੍ਰਿਗ ਹੈ ਅਤੇ ਬਿਰਥਾ ਚਲਿਆ ਜਾਂਦਾ ਹੈ 7. ਪ੍ਰਭੂ ਦੇ ਭਗਤ ਸਦਾ 
ਗ੍ਰਿਹਸਤ ਵਿੱਚ ਉਂਦਾਸ ਰਹਿੰਦੇ ਹਨ &. ਗੁਣਾਂ ਦੇ ਭੇਡਾਰ 9. ਬਨ 10. ਸਮਾਨ, ਬਰਾਬਰ !/. ਜੰ 
ਗ੍ਰਿਹਸਤ ਕਮਾਉਣਾ ਹੈ ਤਾਂ ਬਰਮ ਦਾ ਕਮਾ, ਨਹੀ' ਤਾਂ ਤਿਆਗੀ ਬਣ ਜਾ 13. ਜਿਹੜਾ ਤਿਆਗੀ 
ਹੋ ਕੇ (ਗਿ੍‌ਹਸਤੀਆਂ ਵਾਲੇ ਕਰਮਾਂ) ਬੋਧਨਾਂ ਵਿੱਚ ਪਵੇ, ਉਹ ਬਹੁਤ ਬਦ-ਕਿਸਮਤ ਹੈ £3. ਇੰਦਰੀਆਂ 
ਨੂੰ ਪਾਪਾਂ ਵਲ ਜਾਣ ਤੋਂ ਰੋਕੇ 1 


258 ਗੂਰਮਤਿ ਸਿੱਧਾਂਤ 


ਪੁਨ ਦਾਨ ਕਾ ਕਰੇ ਸਗੋਰੁ ॥ “ਸੋ ਗਿਰਹੀ ਗੈਗਾ ਕਾਂ ਨੀਰੁ ॥ (ਕਬੀਰ, 952) 
17. ਸੋ ਅਉਧੂਤੀ ਜੋ ਧੂਪੈ ਆਪੁ । ਭਿਖਿਆ ਭੋਜਨੁ ਕਰੈ ਸੰਤਾਪ ॥ ਰ੍ 

#ਆਉਹਠ ਪਟਣ ਮਹਿ ਭੀਖਿਆ ਕਰੇ ।। ਸੋ ਅਉਧ੍ਰਤੀ ਸਿਵਪੁਰਿ' ਚੜੈ । 

(ਕਬੀਰ, 952) 

18. ਸੋ ਉਦਾਸੀ ਜਿ ਪਾਲੇ ਉਦਾਸੁ । “ਅਰਧ ਉਰਧ ਕਰੇ ਨਿਰੋਜਨ ਵਾਸੁ ।। 

ਚੈਦ ਸੂਰਜ ਕੀ ਪਾਏ ਗੈਢਿ ।। “ਤਿਸੁ ਉਦਾਸੀ ਕਾ ਪੜੈ ਨ ਕੇਧੁ ॥ (ਓਹੀ) 
19. “ਸੋ ਪਾਖੰਡੀ ਜਿ ਕਾਇਆ ਪਖਾਲੇ ॥ 

“ਕਾਇਆ _ਕੀ ਅਗਨਿ ਬ੍ਹਮੁ ਪਰਜਾਲੇ ॥ 

“ਸੁਪਨੈ ਬਿੰਦੁ ਨੰ ਦੇਈ ਝਰਣਾ ।। “ਤਿਸੁ ਪਾਖੰਡੀ ਜਰਾ ਨ ਮਰਣਾ ।। (ਓਹੀ) 
20. “ਸੋ ਬੈਰਾਗੀ ਜਿ ਉਲਟੇ ਬਹਮੁ ।। “ਗਗਨ ਮੰਡਲ ਮਹਿ ਰੋਪੈ ਥੈਮੁ ॥ 

ਅਹਿਨਿਸਿ ਅੰਤਰਿ ਰਹੈ ਧਿਆਨਿ ।। “ਤੇ ਬੈਰਾਗੀ ਸਤ ਸਮਾਨਿ 1 (953) 
21. ਬੈਸਨੋ ਸੋ ਜਿਸੁ ਉਪਰਿ ਸੁ ਪ੍ਰਸੈਨ 1 ਬਿਸਨ ਕੀ ਮਾਇਆ ਤੇ ਹੋਇ ਭਿੰਨ ॥ 

ਕਰਮ ਕਰਤ ਹੋਵੈ ਨਿਹ ਕਰਮ ॥। ਤਿਸੁ ਬੈਸਨੋ ਕਾ ਨਿਰਮਲ ਧਰਮ ।। (274) 
22. ਬ੍ਰਹਮੁ ਬਿੱਦੇ” ਸੋ ਬਾਹਮਣ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥ 

ਸਤਿਗੁਰ ਪੁਛੇ ਸਚੁ ਸੋਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥ 

ਹਰਿ ਗੁਣ ਗਾਵੈ “ਗੁਣ ਸੰਗ੍ਹੈ ਜੋਤੀ ਜੋਤਿ ਮਿਲਾਏ । 

ਇਸ ਜੁਗ ਮਹਿ ਕੌ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥ 512 
23. ਕਾਦੀ? ਕੂੜ ਬੋਲਿ ਮਲੁ ਖਾਇ ॥ “ਬ੍ਰਾਹਮਣ ਨਾਵੈ ਜੀਆ ਘਾਇ । 

ਜੋਗੀ ਜੁਗਤਿ ਨ ਜਾਣੋ ਅੰਧੁ ॥ ਤੀਨੇ ਓਜਾੜੇ ਕਾ ਬੋਧੁ ॥ 


ਸਨ, ਨ ੫ ਅੱ. -<<=- << << ਇਨਾ ਦਾ ਅਮਲਾ ਗਾਵਾ ਮਰ 


8੪ 


14. ਐਸਾ ਗ੍ਰਿਹਸਤੀ ਗੈਗਾ-ਜਲ ਵਾਂਗ ਨਿਰਮਲ ਹੌਦਾ ਹੈ 15. ਹਿਰਦੇ ਰੂਪੀ ਸ਼ਹਿਰ 
ਵਿੱਚ ਭਿੱਖਿਆ ਮੰਗੇ 16. ਪ੍ਰਭੂ-ਧਾਮ 17. ਹਰ ਥਾਂ ਨਿਰੌਜਨ ਨੂੰ ਵਿਆਪਕ ਦੇਖੋ !8. ਉਹ 
ਉਦਾਸੀ ਨਾਸ਼ ਨਹੀਂ' ਹੁੰਦਾ 19. ਏਥੇ ਪਖੰਡੀ ਸਬਦ ਆਮ ਅਰਥਾਂ ਵਿੱਚ ਨਹੀ' ਵਰਤਿਆ ਗਿਆ 1 
ਪਾਖੋਡੀ ਇੱਕ ਵਾਮ-ਮਾਰਗੀ ਮੱਤ ਹੈ ਜਿਸ ਦੇ ਮੰਨਣ ਵਾਲੋਂ, ਲੌਕਾਂ ਦੀ ਨਜ਼ਰ ਤੋ` ਬਚਣ ਲਈ, ਜਾਣ- 
ਬੱਝ ਕੇ ਵਿੱਚੇ" ਹੋਰ ਅਤੇਂ ਬਾਹਰੋ ਹੋਰ ਕਰਮ ਕਰਦੇ ਹਨ ; ਕਹਿ ਰਹੇ ਹਨ ਅਸਲ ਪਖੰਡੀ ਉਹ ਹੈ, ਜੋ 
ਕਾਇਆ ਸੋਧੇ ਇਸਨੂੰ ਪਾਪਾਂ ਤੋ ਬਚਾਵੇ 20. ਕਾਇਆ ਦੀ ਅਗਨੀ ਝਹਮ ਅਗਨੀ ਵਿੱਚ ਜਲਾ ਦਵੇ 
21. ਸੁਪਨੇ ਵਿੱਚ ਵੀ ਵੀਰਜ ਨੂੰ ਨਾਸ਼ ਨਾ ਹੋਣ ਦਵੇ, ਭਾਵ ਪੂਰਾ ਜਤੀ ਹੋਵੇ 22. ਐਸੇ ਪਖੰਡੀ ਨੂੰ 
ਨਾ ਬਢਾਪਾ (ਜਰਾ) ਆ ਸਕਦਾ ਹੈ ਨਾ ਮੰਤ--ਵਾਮ ਮਾਰਗੀ ਵਿਸ਼ੋ-ਵਿਕਾਰਾਂ ਨੂੰ ਤਾਂ ਰੋਕਦੇ ਨਹੀਂ, _ 
ਓਪਰੇ ਪਖੰਡ ਕਰਦੇ ਹਨ । ਆਪ ਉਨ੍ਹਾਂ ਨੂੰ ਵਿਸ਼ੇਂ-ਵਿਕਾਰਾਂ ਤੋ` ਬਚਣ ਦੀ ਪ੍ਰਰੇਨਾ ਦੋ ਰਹੇ ਹਨ 23. ਜੋ 
ਬ੍ਹਮ ਵਲ ਉਲਟੇ 24. ਰੋਪੈ==ਗੱਡੇ; ਮਨ ਨੂੰ ਅੰਦਰ ਖੜਾ ਕਰੇ: 35. ਦਿਨ-ਰਾਤ ਧਿਆਨ ਅੰਤਰ- 
ਮੁਖ ਰੱਥੋ 26. ਉਹ ਬੈਰਾਗੀ ਸੱਚੇ ਪ੍ਰਭੂ ਦਾ.ਰੂਪ ਹੈ 27. ਪਛਾਣੇ 28. ਗੁਣ ਇਕੱਠੇ ਕਰੇਂ 99. ਕਾਜ਼ੀ 
30. ਜੀਵ-ਹੱਤਿਆ ਕਰਨ ਵਾਲਾ ਬਾਹਮਣ ਸਮਝਢਾ ਹੈ ਕਿ ਮੈ' ਇਸ਼ਨਾਨ ਕਰਨ ਨਾਲ ਹੀ ਨਿਰਮਲ 
ਹੋ ਜਾਵਾਂਗਾ ! 


ਮਿਸ੍ਤ 258 


25. 


20. 


2੭. 


28. 


.2ਉ, 


50. 


ਸੌ ਜੌਗੀ ਜੋ ਜੁਗਤਿ ਪਛਾਣੈ ॥ ਗੁਰਪਰਸਾਈ ਏਕੋਂ ਜਾਣੈ ॥ 


` ਕਾਜੀ ਸੋ ਜੋ "ਉਲਟੀ ਕਰੈ ॥ ਗੁਰਪਰਸਾਦੀ ਜੀਵਤੁ ਮਰੈ ।! (ਮ: ਰੰ 
. ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥ ਉ 


ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ ਜਾ 
ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥ (ਮ: 3--556) 
ਸੋ ਬਾਹਮਣ ਜੋ ਬ੍ਹਮੁ ਬੀਚਾਰੈ ।॥ ਆਪਿ ਤਰੇ ਸਗਲੇ ਕੁਲ ਤਾਰੇ ॥ 
ਦਾਨਸਬੇਦ”? ਸੋਈ ਦਿਲਿ ਧੋਵੈ । ਮੁਸਲਮਾਣ ਸੋਈ ਮਲੁ ਖੋਵੈ ॥ 
ਪੜਿਆ ਬੁਝੈ ਸੋ ਪਰਵਾਣੁ ।। ਜਿਸੁ ਸਿਰਿ ਦਰਗਹ ਕਾ ਨੀਸਾਣੁ  _(662) 
<ਹਿੰਦੂ ਮੂਲੇ ਭੂਲੇ “ਅਖੁਟੀ ਜਾਂਹੀ ॥ “ਨਾਰਦਿ ਕਹਿਆ ਸਿ ਪੂਜ ਕਰਾਂਹੀ ।। 


ਐਧੇ ਗੁੰਗੇ ਅੰਧ ਅੰਧਾਰੁ । ਪਾਥਰੁ ਲੇ ਪੂਜਹਿ ਮੁਗਧ ਗਵਾਰ ॥ 

ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥ (ਮ: 1--556) 
ਤੋਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤਗ ਪਚਾਇਆ ॥ 
ਪਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ 11 
ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥ 

ਜੋਗੀ ਜੈਗਮ ਸੈਨਿਆਸੀ ਭੁਲ ਓਨਾ ਅਹੰਕਾਰੁ ਬਹੁ ਗਰਬੁ ਵਧਾਇਆ ॥513 
ਹਿੰਦੂ ਅੰਨਾ ਤੁਰਕੂ ਕਾਣਾ ॥। ਦੂਹਾਂ ਤੋ ਗਿਆਨੀ ਸਿਆਣਾ ॥ 

ਹਿੰਦੂ ਪੂਜੈ _ਦੇਹੁਰਾ ਮੁਸਲਮਾਣੁ _ਮਸੀਤਿ ।। 

ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥ (ਨਾਮਦੇਵ, 875) 
%ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ 

ਬਾਣੀ ਬ੍ਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ । 

ਪਤਿ ਵਿਣੁ ਪੂਜਾ ਸਤ ਵਿਣੁ ਸੋਜਮੁ ਜਤ ਵਿਣੁ ਕਾਹੇ ਜਨੇਊ ॥ 

ਨਾਵਹੁ ਧੋਵਹੁ ਤਿਲਕੁ ਚੜਾਵਹੁ ਸ਼ੁਚ ਵਿਣੁ ਸੋਚ ਨ ਰੋਈ ।। (ਮ: 1--903) 


3 ਭੂ ਮੋਹ ਮੋਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇਧਾਰ ।। 
ਕਹੁ ਨਾਨਕ "ਤਿਨਿ ਭਵਜਲੁ ਤਰੀਅਲੇਂ ਪ੍ਰਭ ਕਿਰਪਾ ਸੈਤ ਸੈਗਾਰ ।। (534) 


31. ਆਤਮਾ ਨੂੰ ਬਾਹਰ ਮਾਇਆ ਵੱਲੋਂ ਮੌੜ ਕੇ ਅੰਦਰ ਪ੍ਰਭੂ ਵਲ ਲਿਜਾਵੇ 32. ਅਕਲਮੰਦ 


33. ਹਿੰਦੂ ਪ੍ਰਭੂ ਰੂਪੀ ਮੂਲ ਨੂੰ ਭੁੱਲ ਕੇ 34. ਕ੍ਰਾਹੇ ਜਾ ਰਹੇਂ ਹਨ 35. ਨਾਰਦ ਦੀ ਦੱਸੀ 
ਹੋਈ ਪੂਜਾ ਕਰਦੇ ਹਨ (ਜੋ ਕਲਜੁਗ ਵਿੱਚ ਕੌਈ ਲਾਭ ਨਹੀਂ ਪੂਚਾ ਸਕਦੀ) 36. ਇਸ ਕਲਾ-ਕਲੋਸ਼ 
ਬਰੇ ਜੁਗ ਵਿੱਚ ਸ਼ਰ੍ਹਾ ਮੁਤਾਬਿਕ ਫੈਸਲੇ ਹੋ ਰਹੇਂ ਹਨ ਅਤੇ ਕਾਜ਼ੀਂ ਕ੍ਰਿਸ਼ਨ (ਪ੍ਰਧਾਨ) ਬਣਿਆਂ ਬੰਠਾ ਹੈ 
37. ਇਹ ਰਸਤਾ ਖੰਡੇ ਦੀ ਧਾਰ ਫਰਗਾ ਹੈ ; ਇਸ ਵਿੱਚ ਮਾਨ, ਮੋਹ, ਤੋਰ-ਮੌਰ ਦੀ ਮਨਾਹੀ ਰੈ 
38. ਸੈਸਾਰ-ਸਾਂਗਰ ਉਸ ਨੇ ਤਰਿਆ, ਜਿਸ ਨੂੰ ਪ੍ਰਭੂ ਦੀ ਕਿਰਪਾ ਨਾਲ ਸੰਤਾਂ ਈੀ ਸੰਗਤ ਪ੍ਰਾਪਭ ਹੋ ਗਈ । 


260 ਗੁਰਮਤਿ ਸਿੱਧਾਂਡ 


31. ਜਿਨੀ ਗੁਰਮੁਖਿ ਰਰਿਨਾਮ ਧਨੁ ਨ ਖਟਿਓਂ ਸੇ ਦੇਵਾਲੀਏ ਜੁਗ ਮਾਹਿ ॥ 
ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥ 
ਪਰਾਈ ਬਖੀਲੀ” ਕਰਹਿ ਆਪਣੀ ਪਰਤੀਤਿ ਖੋਵਨਿ 

“ਸਗਵਾ ਭੀ ਆਪੁ ਲਖਾਹਿ ॥ 
ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨ ਚੁਗਲੀ ਹਥਿ ਨ ਆਵੈ 
ਓਇ ਭਾਵੈ ਤਿਥੈ ਜਾਹਿ ॥ _(ਮ: %--852) 

32. ਜਿਸ ਅੰਦਰਿ ਤਾਤਿ“ ਪਰਾਈ ਹੋਵੇ ਤਿਸ ਦਾ ਕਦੇ ਨ ਹੋਵੀ ਭਲਾ ।। 
ਓਸ ਦੇ ਆਖਿਐ ਕੋਈ ਨ ਲਗੈ ਨਿਤ “ਓਜਾੜੀ ਪੂਕਾਰੇ ਖਲਾ ॥ 
ਜਿਸੁ ਅੰਦਰਿ ਚੁਗਲੀ ਚੁਗਲੌ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ 
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੇ 

ਓਸ ਦਾ ਕਾਲਾ ਭਇਆ ।। (ਮ: 4--308) 

33. ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੈਤਿਆਂ ਦੂਰਿ ॥ 


ਮਨਮੁਖ ਗੁਣ ਤੇ ਬਾਹਰੇ ਬਿਨ ਨਾਵੈ ਮਰਦੇ ਝੂਰਿ ।। (ਮ: 1--27) 
34. ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥ 

ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥। (ਮ: 3-36) 
35. “ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ।। 

ਕਰਣੈਵਾਲਾ ਵਿਸਰਿਆ ਦੂਜੈ ਭਾਇ ਪਿਆਰੁ  _- _(ਮ: 3-39) 


36. ਸੁਰ” ਸਿਧ ਗਣ” ਗੈਧਾਰਬ”' ਮੁਨਿਜਨ”' ਜਨ ਸੇਖ ਪੀਰ ਸਲਾਰ ।। 

ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ।। 

ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕ੍ਰਚੁ ।। 

ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥ (ਮ: 5--64) 
37. ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥ 

ਲਿਖਿਅੜਾ ਸਾਹਾ ਨਾਂ ਟਲੈ ਜੇਹੜਾ ਪੁਰਬਿ ਕਮਾਇਆ ।1 _(ਮ: 1--582) 
38. ਧਰਮਰਾਇ ਨੇ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ।1 

ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥ 

ਅਧਿਆਤਮੀ ਹਰਿ ਗੁਣਤਾਸੁ ਮਨਿ ਜਪਹਿ ਏਕੁ ਮੁਰਾਰਿ ।। 


39 ਨਿੰਦਿਆ 40. ਸਗੋ` ਆਪਣਾ ਪਾਜ ਖੋਲ੍ਹ ਬੈਠਦੇ ਹਨ 41. ਈਰਖਾ 43 ਇਕੱਲਾ ਜੈਗਲਾਂ 
ਵਿੱਚ ਗੁਰਲਾਉ'ਦਾ ਫਿਰਦਾ ਹੈ 43. ਜਿਹੜੇ ਇਹ ਕਹਿੰਦੇ ਹਨ “ਅਸੀ ਇਹ ਕੀਤਾ ਹੈ”, 'ਅਸੀ` ਉਹ 
ਕਰਾਂਗੇ , ਉਹ ਸਭ ਮੂਰਖ ਹਨ ਕਿਉਕਿ ਉਹ ਅਸਲ ਕਰਨ ਵਾਲੋਂ (ਪਰਮੇਸ਼ਰ) ਨੂੰ ਭੁੱਲ ਕੇ ਦਵੈਤ 
ਵਿੱਚ ਫਸੇ ਹੋਏ ਹਨ 44. ਦੇਵਤੇ 45. ਦੇਵਤਿਆਂ ਦੇ ਸੇਵਕ ੪6. ਦੇਵਤਿਆਂ ਦੇ ਗਵਈਏ ੪7. ਮੂਨੀ। 


ਮਿੱਸ਼ਰਤ 963 


ਹਉ, 


40. 


21. 


2. 


423. 


42. 


25. 


206. 


$7. 


42. 


ਤਿਨ ਕੀ ਸੇਵਾ ਧਰਮਰਾਇ ਕਰੇ ਧੈਨ ਸਵਾਰਣਹਾਰੁ ॥ (ਮ: 3--38) 


'ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ।। 


ਚਾਰੇ ਕੁਡਾ ਭਾਲਿ ਕੈ ਆਇ ਪਇਆ ਸਰਣਾਇ ॥ 

ਨਾਨਕ ਸਚੋ ਪਾਤਿਸਾਹਿ ਡੁਬਦਾ ਲਇਆ ਕਢਾਇ ॥ _ (ਮ: 5-43) 
ਕਰਿ ਕਿਰਪਾ ਰਾਖਿਓਂ ਗੁਰਿ ਸਰਨਾ ।! ਗੁਰਿ ਪਕਰਾਏ ਹਰਿ ਕੇ ਚਰਨਾ ॥ 
"ਬੀਸ ਬਿਸੁਏ ਜਾ ਮਨ ਠਹਰਾਨੇ ।। ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥ (887) 
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ।। 

ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗਰ ਰਾਖਹੁ ਲਾਜ ਜਨ ਕੇ ॥ (731) 
ਸਤ ਸੈਤਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ 

ਨਾਨਕ ਵਿਛੁੜਿ ਨਾ ਦੁਖੁ ਪਾਏ “ਗੁਰਮਤਿ ਐਕਿ ਸਮਾਏ ॥ (ਮ: 1--764) 
ਸਤੁ ਸੇਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ 

ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ 11 (ਮੱ: 5--812) 
“ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ।। 
ਗੁਰਮਤੀ ਮਨੁ ਨਿਜਘਰਿ ਵਸਿਆ ਸਚੈ ਸਬਦਿ ਬੇਰਾਗੋ ਰਾਮ  _ (568) 
ਰਾਜੁ ਨ ਚਾਹਉ ਮੁਕਤਿ ਨ ਚਾਹਉ” ਮਨਿ ਪ੍ਰੀਤਿ ਚਰਨ ਕਮਲਾਰੇ ॥ 

ਬ੍ਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕ੍ਰ ਹੀ ਦਰਸਾਰੇ । (ਮ: 5--534) 
ਮਿਠਾ ਸੋ ਜੋ ਭਾਵਦਾ ਸਜਣ ਸੋ ਜਿ ਰਾਸਿ॥ 

ਨਾਨਕ ਗ੍ਰਮੁਖਿ ਜਾਣੀਐ ਜਾਕਉ ਆਪਿ ਕਰੇ ਪਰਗਾਸੁ ।। (ਮ: 3--517) 
%ਲਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥ 

ਨਾਨਕ “ਸੇ ਅਖੜੀਆਂ ਬਿਅਨਿ ਜਿਨੀ ਡਿਸੈਦੋ ਮਾ ਪਿਰੀ । (ਮ: 5--577) 
ਕਿਆ ਸੁਣੇਦੋ ਕੂੜ ਵੈਵਨਿ ਪਵਣ ਝੁਲਾਰਿਆ ॥ 

ਨਾਨਕ “ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥ __ (ਮ: 5--577) 


ਗਿ ਤਤ € 
48. ਪੂਰੀ ਤਰ੍ਹਾਂ; ਜੇ ਮਨ ਪੂਰੀ ਤਰ੍ਹਾਂ ਠਹਿਰ ਜਾਵੇ, ਨਿਹਚਲ ਹੋ ਜਾਵ ਤਾਂ ਪਤਾ ਲੱਗ ਜਾਂਦਾ ਹੈ 


ਕਿ ਸਤਿਗੁਰੂ ਅਤੇ ਪਾਰਬ੍ਰਹਮ ਇੱਕੋ ਹਨ 49. ਗੁਰੂ ਦੀ ਮੱਤ ਉੱਤੋਂ ਚੱਲ ਕੇ ਹਰੀ ਦੇ ਸੰਗ ਸਮਾ ਗਏਂ 
50. ਹਰੀ ਦੇ ਵਾਪਾਜ਼ ਵਿੱਚ ਉਹ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਵਿੱਚ ਵੱਡੌ (ਉੱਚੇ) ਭਾਗਾਂ ਦੀ ਮਣੀ 
ਹ੍ਰੰਦੀ ਹੈ 51. ਮਨ ਵਿੱਚ ਕੌਵਲ ਚਨਨ-ਕੌਵਲਾਂ ਦੀ ਪ੍ਰੀਤ ਹੈ 53. ਲੋਇਣ=-ਅੱਖਾਂ; ਲੋਈ = ਪ੍ਰਕਾਸ਼; 
ਘਣੀ==ਬਹੁਤ ਜ਼ਿਆਦਾ; ਮੂ = ਮੈਨੂੰ; ਮੈ ਆਪਣੀਆਂ ਅੱਖਾਂ ਨਾਲ, ਉਸ ਪ੍ਰੀਤਮ ਦੇ ਪ੍ਰਕਾਸ਼ ਨੂੰ ਵੇ ਖਿਆ 
ਹੈ, ਪਰ ਮੈਰੀ ਦਰਸ਼ਨਾਂ ਦੀ ਪਿਆਸ ਨਹੀ ਬੁਝਦੀ 53 ਉਹ ਅੱਖਾਂ ਹੋਰ ਹਨ ਜਿਨਾਂ ਨਾਲ ਉਹ ਪ੍ਰੀਤਮ 
ਨਜ਼ਰ ਆਉ'ਦਾ ਹੈ 5੬. ਕੰਨ ਉਹ ਪਰਵਾਨ ਹਨ ਜੌ ਉਸ ਸੱਚੇ ਪ੍ਰਭੂ (ਦੇ ਨਾਮ) ਨੂੰ ਸੁਣਦੇ ਹਨ । 


262 ਰ ਗੁਰਮਤਿ ਸਿੱਹਾਂਤ 


ਉਚ, 


50, 


51. 


52. 


8 ਕੈ. 


52. 


ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣ ਦੂਰਾਈ ॥ 
ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥ (ਮੰ: 5--609) 
ਰਾਜ ਕਪਟ ਰੂਪ ਕਪਟੈ ਧਨ ਕਪਟ ਕੁਲ ਗਰਬਤਹ ॥ 
“ਬਰੇਤਿ ਬਿਖਿਆ ਛਲੌ ਛਿਦੋ ਨਾਨਕ "ਬਿਨੁ ਹਰਿ ਸੈਗਿ ਨ ਚਾਲਤੇ ॥ 
(ਮ: 5--708) 
"ਅਨਿਕ ਲੀਲਾ ਰਾਜ ਰਸ ਰੂਪੰ ਛੜ ਚਮਰ ਤਖਤ ਆਸਨੇ ॥ 
ਰਚੈਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥ 
ਸੁਪਨੈ ਹਭਿ”' ਰੋਗ ਮਾਣਿਆ ਮਿਠਾ ਲਗੜ” ਮੋਹੁ ।। 


ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹ ॥ (ਮ: 5-707) 
ਸਤਾ ਨਾਲਿ ਵੇਰੁ ਕਮਾਵਦੇ ਦੁਸਟਾ ਨਾਲਿ ਮੋਹ ਪਿਆਰੁ ॥ 

ਅਗੇ ਪਿਛੈ ਸੁਖੁ ਨਹੀ ਮਰਿ ਜੈਮਹਿ ਵਾਰੋ ਵਾਰ ॥। (ਮ: 3-649) 
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ' ਪਇਆ, ॥ 


ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤ “ਜੈਜਾਲਿ ਪਰਾਲਿ ਪਇਆ ॥ 
(ਮ: 1--906) 

ਨਾਨਕ ਰੈਨਾ ਬਾਬਾ ਜਾਣੀਐ ਜੇ ਰੋਵੇ ਲਾਇ ਪਿਆਰੋ ॥ 

“ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣ ਸਗਲ ਬਥਿਕਾਰੋ ।। 

ਰੋਵਣ ਸਗਲ ਬਿਕਾਰੋ ਗਾਫਲ ਸੇਸਾਰੋ ਮਾਇਆ ਕਾਰਣਿ ਰੋਵੇ । 

ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ 

ਐਥੈ ਆਇਆ ਸਭੁ ਕੋ ਜਾਸੀ ਕ੍ੜਿ ਕਰਹੁ ਅਹੈਕਾਰੋ ॥ 

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੇ ਲਾਇ ਪਿਆਰੋ ॥। 

ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥ 

ਸੇਵਿਹੁ ਸਾਹਿਬੁ ਸਮਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥ 

ਪਥਿ ਸੁਹੇਲੇ ਜਾਵਹੁ ਤਾਂ ਫਲੂ ਪਾਵਹੁ ਆਗੇ ਮਿਲੈ ਵਡਾਈ ।। 

ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੋਖੈ ਪਾਈ ॥ 

ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੈਗ ਸਿਉ ਰਲੀਆ ਮਾਣੋ ॥ 


55. ਖਾਈ), ਪਾੜਾ, ਦੂਰੀ 56 ਕੂਲ ਗਰਬਤਹ== ਜਿਨ੍ਹਾਂ ਦਾ ਸਭ ਮਾਫ ਕਰਦੇ ਹਨ; ਰਾਜ ਰੂਪ, ਧਨੁ 


ਆਦਿ ਜਿਨ੍ਹਾਂ ਦਾ ਲੌਕ ਮਾਣ ਕਰਦੇ ਹਨ, ਸਭ ਝੂਠੇ ਹਨ 57. ਇਹ ਜ਼ਹਿਰ ਸਮਾਨ ਹਨ 58. ਬਿਨਾ 
ਹਰੀ ਦੇ ਕੁਝ ਵੀ ਸਾਥ ਨਹੀ' ਦਿੰਦਾ 59. ਅਨੇਕ ਖੇਡ-ਤਮਾਸ਼ੇਂ, ਰਾਜ ਦੇ ਭੋਗ, ਸੁੰਦਰਤਾ, ਸਿਰ ਉੱਤੋਂ 
ਭੁੱਲਦੇ ਛਤਰ ਚੌਰ ਅਤੇ ਤਖ਼ਤ (ਰਾਜ-ਪਾਠ) ਦੇਖਕੇ ਅੰਨ੍ਹਾ ਅਗਿਆਨੀ ਇਨ੍ਹਾਂ ਵਿੱਚ ਫਸ ਜਾਂਦਾ ਹੈ 60. ਸਭ 
61. ਸੱਪ ਵਾਂਗ ਭਿਆਨਕ, ਖ਼ਤਰਨਾਕ 62. ਨਿਕੈਮੀਆਂ (ਪਰਾਲੀ ਵਰਗੀਆਂ) ਚੀਜ਼ਾਂ ਦੇ ਜਾਲ ਵਿੱਚ 
ਫਸ ਗਿਆ 63. ਪਦਾਰਥਾਂ ਲਈ ਕਪਟ ਭਰਿਆ ਰੋਣਾ ਵਿਅਰਥ ਹੈ । 


58. 


56 


5੭. 


58. 


ਮਰਣੁ ਨ ਮੰਦਾ ਲੌਕਾ ਆਖੀਐ ਜੇ ਕੋਈ ਮਰਿ ਜਾਣੈ ॥ ___(ਮ: 1--579) 
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੇ ਦੂਖੁ ਨ ਲਾਗੇ ॥ 
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤ ਸੇਵਿਐ ਭਉ ਭਾਗੇ ॥ 
ਉਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ 

ਮਰਣੁ ਮੁਣਸਾਂ ਸੂਰਿਆ ਹਕ ਹੈ ਜੋ ਹੋਇ ਮਰਹਿ ਪਰਵਾਣੋ ।। 

ਨਾਨਕ ਕਿਸ ਨੇ ਬਾਬਾ ਰੋਈਐ ਬਾਜੀ ਹੈ ਇਹੁ ਸੇਸਾਰੇ 

ਕੀਤਾ ਵੇਖੋ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ।। 

ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥ 

ਆਪੇ ਵੇਖੋ ਆਪੇ ਹੁਕਮੁ ਪਛਾਣੈ ।। 

ਜਿਨਿ ਕਿਛੁ ਕੀਆਂ ਸੋਈ ਜਾਣੈ ਤਾ ਕਾਂ ਰੂਪੁ ਅਪਾਰੋ ॥ 

ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੋਸਾਰੋ । __(ਮ: 1--579) 


“ਡਰਪੈ ਧਰਤਿ ਅਕਾਸੁ ਨਖ੍ਰਤਾ ਸਿਰ ਉਪਰਿ ਅਮਰੁ ਕਰਾਰਾ ॥ 

ਪਉਣੁ ਪਾਨੀ ਬੇਸੇਤਰੁ ਡਰਪੈ ਡਰਪੈ ਇੰਦਾ ਬਿਚਾਰਾ ॥ 

ਏਕਾ ਨਿਰਭਉ ਬਾਤ ਸੁਨੀ ॥ 

ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗਨੀ ॥ 
ਦੇਹਧਾਰ ਅਰੁ ਦੇਵਾਂ ' ਡਰਪਹਿ ਸਿਧ ਸਾਧਿਕ ਡਰਿ ਮੁਇਆ ॥ 

ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥ 

%ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥। 

“ਫੁਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮਰਾਇਆ ॥1 

ਸਗਲ ਸਮਗਰੀ ਡਰਹਿ ਬਿਆਪੀ ਬਿਨ ਡਰ ਕਰਣੈਹਾਰਾ ॥ 

ਕਹੁ ਨਾਨਕ ਭਗਤਨ ਕਾ ਸੈਗੀ ਭਗਤ ਸੋਹਹਿ ਦਰਬਾਰਾ । (ਮ: 5--999) 
ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥ 

ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥ 

ਦੁਸਮਨੁ ਦੁਖੁ ਤਿਸ ਨੇ ਨੌੜਿ ਨ ਆਵੈ ਪੋਹਿ”! ਨ ਸਕੈ ਕੋਇ ॥ 

ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥ (ਮੰ: 3--586) 
ਸਉ ਓਲਾਮੇ' ਦਿਨੈ ਕੇ ਰਾਤੀ ਮਿਲਨਿ ਸਹੰਸ”£ ॥ 


64, ਧਰਤੀ, ਆਗਾਸ਼, ਤਾਰੇ ਆਦਿ ਸਭ ਡਰਦੇ ਹਨ ਕਿਊ'ਕਿ ਉਨ੍ਹਾਂ ਦੇ ਸਿਰ ਉੱਤੋਂ ਪ੍ਰਭੂ 


ਦਾ ਜ਼ੋਰਾਵਰ (ਕਰਾਚਾ) ਹੁਕਮ ਹੈ 66. ਦੇਵਤੇ 66. ਤਿੰਨ ਗੁਣ ਡਰਦੇ ਹਨ 67. ਚਲਿੱਤਰ ਭਰੀ 


ਆ ਕਿਰ ਅਸਰ ਨਹੀ' ਹ੍ਰੰਦਾ 69. ਹਜ਼ਾਰਾਂ । 


262 


56, 


ਓਹ. 


61. 


62. 


62. 


62. 


65. 


ਗੁਰਮਤਿ ਸਿੱਧਾਂਤ 


'ਮਫਤਿ ਸਲਾਹਣ ਛਡਿ ਕੇ ਲਗਾ ਹੰਸੁ । 
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੌਟੁ ॥ 


ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ।। (ਮ: 1--790) 
ਬ੍ਰਾਬਲ ਕੈ ਘਰਿ ਬੋਟੜੀ ਬਾਲੀ ਬਾਲੈ ਨੌਹਿ ॥ 

ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥ 

ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੋਇ ।। 

ਠਾਕਰ ਹਾਥਿ ਵਡਾਈਆ ਜੈ ਭਾਵੈ ਤੇ ਦੇਇ ॥ (ਮ: 1--935) 


ਚਿਤ ਸਿਮਰਨੁ ਕਰਉ ਨੈਨ ਅਵਿਲੋਕਨੇ ਸਰਵਨ ਬਾਨੀ ਸੁਜਸੁ ਪੂਰਿ ਰਾਖਉ ॥ 
%ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ 

ਰਸਨ ਅਮ੍ਰਿਤ ਰਾਮਨਾਮ ਭਾਖਉ ॥ (ਰਵਿਦਾਸ, 694) 
ਘਟ ਘਟ ਐਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥ 


ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ।। __(ਮ: 1--587) 
ਮਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ॥ ___ 
ਕਹਤੁ ਕਬੀਰ 'ਨਵੈ ਘਰ ਮੂਸੇ ਦਸਵੈ' ਤਤੁ ਸਮਾਈ ॥ (ਕਬੀਰ, 339) 
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ 

ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਰੀਐ ਸੋਇ ॥ (ਮ: 3-788) 
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ।। 

ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥ (ਕਬੀਰ, 1365) 


ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ 

ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖ ਮਿਲੈ ਮਿਲਾਇ ॥ 

ਬਿਨੁ ਨਾਵੈ ਪੈਨਣ ਖਾਣੁ ਸਭੁ ਬਾਦਿ” ਹੈ ਧਿਗੁ ਸਿਧੀ ਧਿਗੁ ਕਰਮਾਤਿ ॥ 

ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ 

ਨਾਨਕ ਗੁਰਮੁਖਿ ਹਰਿਨਾਮੁ ਮਨਿ ਵਸੈ ਏਹਾ ਕਰਮਾਤਿ ॥ _(ਮ: 3-650) 


70. ਆਤਮਾ ਰੂਪੀ ਹੋਸ ਪ੍ਰਭੂ ਰੂਪੀ ਸੱਚ ਦਾ ਚੋਗਾ ਛੱਡ ਕ੍ਰੇ, ਵਿਸ਼ੇ ਰੂਪੀ ਮੁਰਦਾਰ ਖਾਣ 
ਲਗ ਪਿਆ ਹੈ 71. ਸੈਸਾਰ ਰੂਪੀ ਪੋਕਿਆਂ ਵਿੱਚ ਕੁੜੀ ਪ੍ਰਭੂ ਰੂਪੀ ਪਤੀ (ਬਾਲਾ) ਲਭਣਾ ਚਾਰਟ ਹੈ 
ਪਰ ਉਸ ਨੂੰ ਵਰ ਤਾਂ ਮਿਲ ਮਕਦਾ ਹੈ ਜੇ ਉਹ ਸਤਿਗੁਰੂ ਦੀ ਸੇਵਾ ਕਰੇ 792. ਚਿੱਤ ਤੇਰਾ ਸਿਮਰਨ 
ਕਰਨ ਲਈ, ਅੱਖਾਂ ਤੇਰੇ ਦਰਸ਼ਨ ਕਰਨ ਲਈ, ਕੰਨ ਤੋਰੀ ਸ਼ਬਦ ਰੂਪੀ ਨਿਰੰਮਲ ਬਾਣੀ ਸੁਣਨ ਲਈ 
ਹਨ 73. ਮਨ ਨੂੰ ਤੇਰੇ ਚਰਨ-ਕੋਵਲਾਂ ਦਾ ਭੌਰਾ ਬਣਾ ਲਵਾਂ, ਜੀਭਾਂ ਨਾਲ ਤੋਰੇ ਐਮ੍ਰਿਤ ਭਰੇ ਨਾਮ ਦਾ 
ਸਿਮਰਨ ਕਰਾਂ 74. ਜਿਹੜੀ ਜੀਵਾਤਮਾ ਨੂੰ' ਘਰਾਂ (ਦੋ ਅੱਖਾਂ, ਦੋ ਕੌਨ, ਦੋ ਨਾਸਾਂ, ਮੂੰਹ ਅਤੇ ਦੋ 
ਇੰਦਰੀਆਂ ਦੇ ਸੁਰਾਖਾਂ) ਦੇ ਭੌਗਾਂ ਨੂੰ ਦੇਖ ਕੇ ਭ੍ਰੱਲ ਗਈ, ਉਸ ਨੂੰ ਪ੍ਰਭੂ ਜਾਂ ਨਾਮ ਰੂਪੀ ਅਮੌਲਕ ਵਸਤੂ 
ਪ੍ਰਾਪਤ ਨਾ ਹੋਈ 75. ਨੌ” ਘਰ ਲੁੱਟੇ ਜਾਂਦੇ ਹਨ, ਸਾਰ-ਵਸੜ੍ਹ ਤਾਂ ਦਸਵੇ' ਘਰ ਵਿੱਚ ਹੈ 76. ਵਿਅਰਥ । 


265 


ਹੁੰਦ 


66. ”ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੌਧੂ ਢੁਇ ਖੇਤ ॥ 

ਲਬੁ ਵਤ੍੍‌ ਦਰੋਗੁ ਬੀਉ ਹਾਲੀ ਰਾਹਕੁ ਹੇਤ ॥ 

ਹਲ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ । 

ਨਾਨਕ ਲੇਖੈ ਮੌੰਗਿਐ ਅਉੜੁ _ਜਣੇਦਾ ਜਾਇ ॥ 

ਸਭਉ ਭੁਇ ਪਵਿਤ ਪਾਣੀ ਸਤ ਸੈਤੋਖ ਬਲਦ ॥ 

ਹਲੁ ਹਲੋਮੀ ਹਾਲੀ ਚਿਤੁ ਚੇਤਾ ਵਤ੍੍‌ ਵਖਤ ਸੌਜੋਗੁ ।। 

ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ॥ 

“ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ || __(ਮ: 1--955) 
67. ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਗੈਰਿ ਜਮਾਏ ਰਾਮ ॥ 

ਆਪਣੇ ਘਰ ਐਦਰਿ ਰਸੁ ਭੁੰਚੁ ਤੁ ਲਾਹਾ ਲੈ ਪਰਥਾਏਂ ਰਾਮ ।(ਮ: 3--568) 
68. ਰੇ ਮਨ ਮੁਗਧ ਅਚੇਤ ਚੇਚਲ ਚਿਤ ਤੁਮ ਐਸੀ ਰਿਦੈ ਨ ਆਈ ॥ 

ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੈਗਿ ਬੈਰਾਈ ।। 

(ਮੰ: 5--609) 

69. ` ਤੀਨਿ ਸੋਡਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ।। 

ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥ _(ਮ: 5--609) 
70. ਸੈਤਨ ਕੀ ਸੁਣਿ ਸਾਚੀ ਸਾਖੀ 1। 


ਸੋ ਬੋਲਹਿ ਜੋ ਪੇਖਹਿ ਆਖੀ ॥ (ਮ: 5--894) 
71. ਗੁਰਿ ਕਹਿਆ ਸਾ ਕਾਰ ਕਮਾਵਹੁ ॥ 
ਗੁਰਕੀ ਕਰਣੀ ਕਾਹੇ ਧਾਵਹੁ ॥। (ਮ: 1--933) 


?2. ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ।। (ਮ: 3--1055) 





77. ਮਨਮੁਖਾ ਦੀ ਖੇਤੀ ਦਾ ਵਰਣਨ ਕਰਦੇ ਹਨ ਕਿ ਉਹ ਦਿਨ-ਰਾਤ (ਹਾੜੀ-ਸੌਣੀ) ਕਾਮ-ਕ੍ਰੋਧ ਦੇ 
ਖੇਤ ਬੀਜ ਰਹੇ ਹਨ; ਲੋਭ ਝੂਠ ਅਤੇ ਮੌਹ ਦੇ ਵੱਤਰ. ਬੀਜ ਅਤੋ ਰਾਹਕ ਹਨ ; ਉਨ੍ਹਾ ਦਾ ਜੀਵਨ 
ਵਿਅਰਥ ਜਾਂਦਾ ਹੈ 78. ਗੁਰਮੂਖਾ ਦੀ ਖੋਤੀ ਦਾ ਵਰਣਨ ਕਰਦੇ ਹਨ ਕਿ ਉਹ ਡਰ, ਪ੍ਰੌਮ ਅਤੇ 
ਪਵਿੱਤਰਤਾ ਦਾ ਪਾਣੀ ਬਣਾਉ'ਦੇਂ ਹਨ ਸਤ ਸੰਤੌਖ ਦੇ ਬਲਦ ਲੈਦੇ ਹਨ, ਨਿਮਰਤਾ ਦਾ ਹਲ 
ਚਲਾਉੱਦੇ ਹਨ, ਚਿੱਤ ਨੂੰ ਹਾਲੀ ਬਣਾਉ'ਦੋ ਹਨ, ਪ੍ਰਭੂ ਨਾਲ ਮਿਲਾਪ ਦੇ ਸਮੋ` ਦੀ ਵੱਤਰ ਬਣਾਉ”ਦੇ 
ਹਨ । ਉਹ ਨਾਮ ਦਾ ਬੀਜ ਬੀਜਦੇ ਹਨ ਅਤੇ ਪ੍ਰਭੂ ਦੀ ਕਿਰਪਾ ਨਾਲ ਬੌਹਲ ਉਸਾਰਦੇ ਹਨ । ਉਹ ਸਾਰੇ 
ਸੰਸਾਰ ਨੂੰ ਝੂਠ ਸਮਝਦੇ ਹਨ 79. ਜੇ ਪਰਮੌਸ਼ਰ ਦੀ ਕਿਰਪਾ ਹੋ ਜਾਵੇਂ ਤਾਂ ਵਿਛੌੜੇ ਦੂਰ ਹੋ ਜਾਣ 
80 ਤਿੰਨਾਂ ਗੁਣਾਂ ਵਾਲੀ ਦੇਰੀ ਮੌਤ ਤੋ' ਬਾਅਦ ਜਾਂ ਜਲ ਵਿੱਚ ਰੌੜ੍ਹੀ ਜਾਏਗੀ ਜਾਂ ਜਾਨਵਰਾਂ 
ਅੱਗੇ ਸ੍ਰੱਟੀ ਜਾਏਗੀ ਜਾਂ ਮਿੱਟੀ ਵਿੱਚ ਦਬਾਈ ਜਾਵਗੀ, ਪਰ ਜੀਵ ਇਸ ਭੁਲੇਖੇ ਵਿੱਚ ਹੈ ਕਿ ਦੇਹੀ 
ਅਮਰ ਹੈ, ਇਸ ਨੇ ਕਦੇ ਨਹੀ' ਬਿਨਸਨਾ । ਇਸ ਅਗਿਆਨਤਾ ਕਾਰਨ ਇਹ ਉਸ ਕਰਨ-ਕਾਰਨ-ਸਮਰਥ 


ਪ੍ਰਭੂ ਨੂੰ ਭੁੱਲਿਆ ਬੈਠਾ ਹੈ । 





266 ਗਰਮਰਿ ਜਿੱਧਾਂਤ 
73. ਕਾਮੁ ਕ੍ਰੋਧੁ ਕਾਇਆ ਕਉ ਗਾਲ ॥ 

ਜਿਉ ਕੇਚਨ ਸੋਹਾਗਾ ਢਾਲ ॥ (ਮ: 1--932) 
74. ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ (ਮ: 1-566) 
75. ਸੇਵ ਕੀਤੀ ਸੋਤੋਖੀਈ' ਜਿਨੀ ਸਚੋ ਸਚੁ ਧਿਆਇਆ ।! 

ਓਨੀ ਮਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ 

ਓਨੀ ਦੁਨੀਆ ਤੋੜੇ ਬੋਧਨਾ ਅੰਨੁ ਪਾਣੀ ਥੋੜਾ ਖਾਇਆ ॥। 

ਤ੍ਰੈ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ 11 

ਵਡਿਆਈ ਵਡਾ ਪਾਇਆ ॥ (ਮ: 1-466) 
76. ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ । 

ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੇਬਾਹਿ ॥ 

ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੇ ਪਾਇ ॥। 

ਨਾਨਕ ਏਕੀ ਬਾਹਰੀ ਹੌਰ ਦੂਜੀ ਨਾਹੀ ਜਾਇ ॥ 

ਸੋ ਕਰੇ ਜਿ ਤਿਸੈ ਰਜਾਇ ॥ (ਮ: 1--475) 


।ੱ 


ਜ਼ੌਣਵੇ' ਪੰਜਾਬੀ ਪ੍ਰਕਾਸ਼ਨਾਂ ਦੀ ਸੂਰੀ 


1. _ਸਾਂਰ ਵਚਨ (ਛੋਦ-ਬੇਦ) 

ਹਜ਼ੂਰ ਸੁਆਮੀ ਜੀ ਮਹਾਰਾਜ ਦੀ ਪ੍ਰਸਿੱਧ ਪ੍ਰਸਤਕ ਜਿਸ਼ ਵਿੱਚ ਸੰਤ ਮਤ ਦੇ ਸਿੱਧਾਂਤਾਂ ਦਾ ਬੜੇ 
ਸਪਸ਼ਟ ਰੂਪ ਵਿੱਚ ਅਤੇ ਸਰਲ ਭਾਸ਼ਾ ਵਿੱਚ ਵਰਣਨ ਕੀਤਾ ਗਿਆ ਹੈ । ਨਾਲ ਹੀ ਅਭਿਆਸੀ ਦੈ ਮਾਰਗ 
ਵਿੱਚ ਆਉਣ ਵਾਲੀਆਂ ਕਠਿਨਾਈਆਂ, ਅੰਦਰਲੇ ਅਨ੍ਭਵਾਂ ਅਤੇ ਰੂਹਾਨੀ ਮੰਡਲਾਂ ਬਾਰੇ ਵਿਸਥਾਰ ਨਾਲ 
ਲਿਖਿਆ ਗਿਆ ਹੈ । ਇਹ ਸੰਤ-ਮਤ ਦਾ ਇੱਕ ਅਤਿ ਮਹੱਤਵ-ਪੂਰਨ ਗ੍ਰੰਥ ਹੈ । ਮੂਲ : 3-50 

2. _ਸਾਂਰ ਬਚਨ (ਵਾਰਤਿਕ) 

ਹਜੂਰ ਸੁਆਮੀ ਜੀ ਮਹਾਰਾਜ ਦੇ ਉਨ੍ਹਾਂ ਅਧਿਆਤਮਿਕ ਬਚਨਾਂ ਦਾ ਸੰਗ੍ਰਹਿ, ਜਿਨ੍ਹਾਂ ਨੂੰ ਆਪ ਦੇ 
ਸੋਵਕਾਂ ਨੇ ਸਤਸੰਗਾਂ ਵਿਚ ਸਮੌ'-ਸਮੰ` ਨੋਟ ਕੀਤਾ । ਇਸ ਵਿੱਚ ਸੰਤ ਮਤ ਦੇ ਸਭ ਅੰਗਾਂ ਉਤੇ ਸਰਲ ਅਤੇ 
ਸਪੱਸ਼ਟ ਰੂਪ ਵਿੱਚ ਰੌਸਨੀ ਪਾਈ ਗਈ ਹੈ । ਮੁਲ : 1-00 

3. _ਪਰਮਾਰਥੀ ਪੱਤਰ ਭਾਗ ? 

ਬਾਬਾ ਜੈਮਲ ਸਿੰਘ ਜੀ ਮਹਾਰਾਜ ਦੁਆਰਾ ਆਪਣੇ ਮੁੱਖ ਅਤੇ ਪਿਆਰੇ ਸੋਵਕ ਮਹਾਰਾਜ ਸਾਵਣ 
ਸਿੰਘ ਜੀ ਨੂੰ ਲਿਖੋ ਗਏ ਪੱਤਰਾਂ ਦਾ ਸੰਗ੍ਰਹਿ । ਮੁਲ : 1-50 

4. _ਪਰਮਾਰਥੀ ਪੱਤਰ, ਭਾਗ 2 

ਹਜੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ ਦੁਆਰਾ ਪੂਰਬ ਅਤੇ ਪੱਛਮ ਦੇ ਜਗਿਆਸੂਆਂ ਅਤੇ 
ਸਤਿਸੈਗੀਆ ਨੂੰ ਲਿਖੇ ਗਏ ਪੱਤਰਾਂ ਦਾ ਸੰਗ੍ਰਹਿ । ਮੁਲ : !-50 

5. _ਸ਼ਬਦ ਦੀ ਮਹਿਮਾ ਦੇ ਸ਼ਬਦ 

ਸਰੀ ਆਦਿ ਗ੍ਰੰਥ ਦੀ ਬਾਣੀ ਵਿਚੋਂ ਗੁਰੂ ਸਾਹਿਬਾਨ ਅਤੇ ਭਗਤਾ ਦੇ ਬਹੁਤ ਸਾਰੇ ਚੁਣੇ ਹੋਏ 
ਸਬਦਾਂ ਦਾ ਸੰਗ੍ਰਹਿ । ਸੰਗ੍ਰਹਿ ਕਰਤਾ--ਹਜੂਰ ਮਹਾਰਾਜ ਸਾਵਣ ਸਿੰਘ ਜੀ । ਮੂਲ : 4-00 

6. ਗੁਰਮਤਿ ਸਿੱਧਾਂਤ 

ਹਜੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ ਦਾ ਲਿਖਿਆ ਹੋਇਆ ਖੋਜ ਭਰਪੂਰ ਗ੍ਰੰਥ--ਜਿਸ 
ਵਿੱਚ ਆਪ ਨੇ ਸ੍ਰੀ ਆਦਿ ਗ੍ਰੌਥ ਵਿੱਚ ਦਿੱਤੀ ਗਈ ਸੰਤਾਂ ਦੀ ਸਿੱਖਿਆ ਨੂੰ ਸਰਲ ਅਤੇ ਸਪੱਸਟ ਰੂਪ 
ਵਿੱਚ ਸਮਝਾਇਆ ਹੈ । ਇਹ ਗ੍ਰੰਥ ਦੋ ਭਾਗਾਂ ਵਿੱਚ ਹੈ ਅਤੇ ਹਰ ਇੱਕ ਭਾਗ ਦੇ ਤਿੰਨ-ਤਿੰਨ ਖੰਡ ਹਨ, 
ਜਿਨ੍ਹਾਂ ਵਿੱਚ ਲਏ ਵਿਸਿਆਂ ਦਾ ਵਰਣਨ ਇਸ ਤਰ੍ਹਾਂ ਹੈ :-- 

ਭਾਗ ਪਹਿਲਾ. ਖੰਡ !, 2, 3 

ਪਹਿਲੇ ਖੰਡ ਵਿੱਚ ਸੁਆਮੀ, ਹਰ ਰਾਇ ਰਾਮ ਰਾਇ, ਨਿਰੋਜਨ, ਏਕੇਕਾਰ, ਸਰਵ-ਵਿਆਪਕ, 
ਬੇ-ਪਰਵਾਹ, ਸੱਚ, ਧਰਮ-ਰਾਇ ਅਤੇ ਕਾਲ ਆਦਿ ਦੀ ਵਿਆਖਿਆ ਕੀਤੀ ਗਈ ਹੈ । 

ਦਜੇ ਖੰਡ ਵਿੱਚ ਭਾਣਾ, ਹੁਕਮ, ਸ਼ਬਦ, ਅਨਹਦ ਸ਼ਬਦ, ਪੰਚ ਸ਼ਬਦ, ਕੀਰਤਨ, ਨਾਮ, 
ਹਰਿ ਨਾਮ, ਰਾਮ ਨਾਮ, ਗੁਰੂ ਦਾ ਨਾਮ, ਗੁਰਮ੍ਰੱਖ-ਨਾਮ, ਅੰਮ੍ਰਿਤ, ਬਾਣੀ, ਗੁਰਬਾਣੀ, ਗੁਰ-ਮੰਤਰ, ਦੀਖਿਆ, 
ਵੱਖਰ. ਗਿਆਨ ਆਦਿ ਵਿਸਿਆਂ ਦੂ ਵਿਆਖਿਆ ਕੀਤੀ ਗਈ ਹੈ । 

ਤੀਜੇਂ ਖੰਡ ਵਿੱਚ ਚਰਨ-ਕੌਵਲ, ਚਰਨ-ਧ੍ੂੜ, ਸੁਰਤ-ਸ਼ਬਦ-ਯੌਗ, ਗੁਰੂ, ਸਤਿਗੁਰੂ, ਗੁਰਦੇਵ, 
ਪੂਰਾ ਗੁਰੂ, ਸਤਿਗੁਰੂ ਅਤੇ ਮਾਲਕ ਦੀ ਏਕਤਾ, ਗੁਰ੍ਹ ਦੀ ਸੰਭਾਲ, ਗੁਰੂ ਦਾ ਮੱਥੇ ਉੱਤੇ ਹੱਥ, ਗੁਰੂ ਬਚਨ, 
ਡਿੰਭੀ ਗੁਰੂ ਅਤੇਂ ਨਿਗੁਰਿਆਂ"ਦੇ ਲੱਛਣ ਆਦਿ ਵਿਸ਼ਿਆਂ ਦੀ ਵਿਸਥਾਰ-ਭਰੀ ਵਿਆਖਿਆ ਕੀਤੀ ਗਈ ਹੈ ! 

ਭਾਗ ਦੂਸਰਾ ਖੰਡੇ 1, 2, 3 

ਪਹਿਲੋਂ ਖੰਡ ਵਿੱਚ ਪਰਮਾਰਥ ਦੇ ਸਾਧਨ ਸੇਵਾ, ਨਿਹ-ਕਰਮਤਾ, ਧੁਰ ਕਰਮ, ਅੰਮ੍ਰਿਤ ਵੇਲਾ, 
ਆਸਣ, ਸਿਮਰਨ, ਧਿਆਨ, ਧੁਨ, ਜੀਉ'ਦੇ ਜੀਅ ਮਰਨਾ ਅਤੇ ਸਤਿਸੰਗ ਆਦਿ ਦੀ ਵਿਧੀ ਅਤੇ ਆਵੱਸ਼ਕਤਾ 
ਦਾ ਵਿਵੇਚਨ ਕੀਤਾ ਗਿਆ ਹੈ । 


288 ਗੁਰਮਤਿ ਸਿੱਧਾਂਤ 


ਦੂਜੇ ਖੰਡ ਵਿੱਚ ਭਗਤੀ, ਬਿਰਹਾ, ਪ੍ਰੇਮ ਵੈਰਾਗ ਦਾ ਬੜਾ ਸਰਲ ਅਤੇ ਭਾਵ-ਪੂਰਣ ਵਰਣਨ ਹੈ । 

ਤੀਜੇ ਖੰਡ ਵਿੱਚ ਸਪ-ਤ੫, ਸੁੱਚ, ਪੂਜਾ, ਭਉ ਅਤੇ ਭਾਉ, ਸੰਸਾਰ ਦੀ ਨਾਸ਼ਮਾਨਤਾ, ਪ੍ਰਾਰਥਨਾ 
ਜਾਂ ਬੇਨਤੀ, ਨਿਮਰਤਾ ਜਾਂ ਦੀਨਤਾ, ਧਰਮ, ਦਇਆ, ਸੰਤੌਖ, ਮਾਫ਼ੀ, ਸੱਚ, ਤਪ, ਦਾਨ, ਸੰਜਮ, 
ਬ੍ਹਮਚਰਜ, ਆਹਾਰ ਆਦਿ ਵਿਸ਼ਿਆਂ ਦੀ ਗੁਰੂ ਸਾਹਿਬਾਨ ਅਤੇ ਹੌਰ ਸੰਤਾਂ ਏ ਵਿਚਾਰਾਂ ਅਨੁਸਾਰ ਕੀਤੀ 
ਗਈ ਵਿਆਖਿਆ । ਦੌਹਾਂ ਭਾਗਾਂ ਦੇ ਹਰ ਖੰਡ ਦਾ ਮੁੰਲ : !-50 

?. ਸੌਤ-ਮਤ ਪ੍ਰਕਾਸ਼--ਭਾਗ 1 ਤੋਂ" 7 

ਹਜ਼ੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ ਦੇ ਸਤਿਸੰਗਾਂ ਦੇ ਸੰਗ੍ਰਹਿ, ਜਿਨ੍ਹਾਂ ਵਿੱਚ ਪਰਮਾਰਥ ਦੇ 
ਹਰ ਪਹਿਲੂ ਦੀ ਅਤੀ ਸਰਲ ਅਤੇ ਰੌਚਕ ਵਿਆਖਿਆ ਕੀਤੀ ਗਈ ਹੈ । ਹਰ ਭਾਗ ਦਾ ਮੁੱਲ : !-50 

8 _ ਪਰਮਾਰਥੀ ਸਾਖੀਆਂ 

ਹਜ਼ੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ ਦੁਆਰਾ ਸਤਿਸੰਗਾਂ ਵਿੱਚ ਸੁਣਾਈਆਂ ਗਈਆਂ ਪਰਮਾਰਥ 
ਦੇ ਅਨੇਕ ਵਿਸ਼ਿਆਂ ਨਾਲ ਸੰਬੰਧਤ ਸਾਖੀਆਂ ਵਿੱਚੋਂ” ਕੁਝ ਸਾਖੀਆਂ ਦਾ ਸੰਗ੍ਰਹਿ । ਮੁੱਲ : 1-25 

9. ਗੁਰਮਤ ਸਾਰ, ਭਾਗ 1 ਤੇ 2 

ਹਜ਼ੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ ਦੁਆਰਾ ਲਿਖੋ ਉਪਰੌਕਤ ਵਿਸ਼ਾਲ ਗ੍ਰੰਥ “ਗੁਰਮਤ 
ਸਿੱਧਾਂਤ” ਦੇ ਦੋ ਭਾਗਾਂ ਦੀ ਭ੍ਰਮਿਕਾ. ਜਿਸ ਵਿੱਚ ਸੰਤ-ਮਤ ਦੇ ਭਿੰਨ-ਭਿੰਨ ਅੰਗਾਂ ਦੀ ਵਿਆਖਿਆ ਕੀਤੀ 
ਗਈ ਹੈ । ਹਰ ਭਾਗ ਦਾ ਮੁੱਲ : 1-00 


10. ਆਤਮ-ਗਿਆਨ 


ਮਹਾਰਾਜ ਸਰਦਾਰ ਬਹਾਦਰ ਜਗਤ ਸਿੰਘ ਜੀ ਦੀ ਅੰਗ੍ਰੇਜ਼ੀ ਪੁਸਤਕ “ਸਾਇੰਸ ਆਫ਼ ਦੀ ਸੌਲ' 
ਦਾ ਪੰਜਾਬੀ ਅਨੁਵਾਦ । ਇਸ ਵਿੱਚ ਮਹਾਰਾਜ ਦੇ ਕੁਝ ਸਤਿਸੰਗ, ਚੋਣਵੇਂ" ਬਚਨ ਅਤੇ 1948-51 


ਵਿਚਕਾਰ ਜਗਿਆਸ੍ਆਂ ਨੂੰ ਲਿਖੇ ਬਹੁਤ ਸਾਰੇ ਪਰਮਾਰਥੀ ਪੱਤਰ ਦਰਜ ਹਨ ! ਮੁੱਲ - 1-00 
11. ਸੋਤ ਸੈਵਾਦ 
ਹਜ਼੍ਹਰ ਮਹਾਰਾਜ ਚਰਣ ਸਿੰਘ ਜੀ ਦੀ ਪ੍ਰਸਿੱਧ ਅੰਗ੍ਰੋਜ਼ੀ ਪੁਸਤਕ 'ਦੀ ਮਾਸਟਰ ਆਨਸਰਜ਼' (306 
08567 &05₹੬75) ਦਾ ਪੰਜਾਬੀ ਅਨੁਵਾਦ । ਮੁੱਲ : 3-50 


12. ਸੈਤ ਮਤ ਦਰਸ਼ਨ, ਭਾਗ 1, 2, 3 
ਸੰਤ ਮਤ ਦਰਸ਼ਨ ਭਾਗ ਪਹਿਲਾ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਦੀ ਪ੍ਰਸਿੱਧ ਅੰਗ੍ਰੇਜ਼ੀ ਪੁਸਤਕ 
“ਲਾਈਟ ਆਨ ਸੰਤ ਮਤ” (1480 0ਗ $&01 143) ਦਾ ਪੰਜਾਬੀ ਅਨੁਵਾਦ ਹੈ, ਭਾਗ ਦੂਜਾ 
ਆਪਦੀ ਪੁਸਤਕ “ਡੀਵਾਈਨ ਲਾਈਟ” (01910੬ 14200) ਦਾ ਪੰਜਾਬੀ ਅਨ੍ਵਾਦ ਹੈ ਅਤੇ ਭਾਗ ਤੀਜਾ 
ਆਪ ਦੀ ਪ੍ਰਸਤਕ 'ਕੁਐਸਟ ਫ਼ਾਰ ਲਾਈਟ” (&0੬8੧ #੦; 1480) ਦਾ ਅਨ੍ਵਾਦ ਹੈ । 
ਮੁੱਲ : ਹਰ ਭਾਗ 2-50 


13. ਸੈਤ ਮਾਰਗ 
ਹਜ਼ਹਰ ਮਹਾਰਾਜ ਚਰਨ ਸਿੰਘ ਜੀ ਦੀ ਲਿਖੀ ਹੋਈ ਸੰਤ-ਮਤ ਦੇ ਮਲ ਸਿੱਧਾਂਤਾਂ ਦੀ ਵਿਆਖਿਆ 
ਵਿੱਚ ਲਿਖੀ ਗਈ ਸਰਲ ਸੋਖੋਪ ਅਤੇ ਭਾਵ-ਪੂਰਤ ਪੁਸਤਕ । ਮੁੱਲ : 1-00 


14. ਸੰਤਾਂ ਦੀ ਬਾਣੀ 

ਗੁਰੂ ਸਾਹਿਬਾਨ, ਸੁਆਮੀ ਜੀ ਮਹਾਰਾਜ, ਕਬੀਰ, ਰਵਿਦਾਸ, ਨਾਮਦੇਵ, ਦਾਦੂ ਪਲਟ. ਬੁਲ੍ਹੇ 
ਸ਼ਾਹ. ਤਲਸੀ ਸਾਹਿਬ, ਸ਼ੇਖ ਫ਼ਰੀਦ, ਸੁਲਤਾਨ ਬਾਹੂ, ਆਦਿ ਸੰਤਾਂ, ਭਗਤਾਂ ਦੀਆਂ ਬਾਣੀਆਂ ਵਿੱਚੋਂ' 
ਲਏ ਗਏ ਸ਼ਬਦਾਂ ਦਾ ਸੈਗ੍ਹਿ । ਸੰਗ੍ਰਹਿ ਕਰਤਾ : ਹਜ਼ੂਰ ਮਹਾਰਾਂਜ ਚਰਨ ਸਿੰਘ ਜੀ। ਮੁੱਲ : 2-06 

15. ਸਤਿਸੈਗ (! ਤੋਂ 19) 

ਮਹਾਰਾਜ ਚਰਨ ਸਿੰਘ ਜੀ ਦੁਆਰਾ ਫ਼ਰਮਾਏ ਗਏ ਸਤਿਸੈਗ __ਮੁਲ : ਹਰ ਸਤਿਸੋਗ : 0-25 


ਪ੍ਰਕਾਸ਼ਕ, ਵਿਕਰੇਤਾ : ਸਕੱਤਰ, ਰਾਧਾਸੁਆਮੀ ਸਤਿਸੋਗ ਬਿਆਸ 
$8੧੧੦੮੦) ! ।੧੭॥ਡਊਉਰਾ ਬਾਬਾ ਜੇਮਲ ਸਿੰਘ, ਫਿਲਾ ਅੰਮ੍ਰਿਤਸਰ 


` < (੨੫੧2 ੩- ਛੱਤ 


